ਤਿਮਾਹੀ ਜੁਲਾਈ-ਸਤੌਬਰ 2007 10 ਰੁਪਏ 


ਵੀ “ .:4੯- 
੨ :.%. ਦ। ਕੀ (4 ' 


ਪੇ 9੪, ਇ ੮੧ ,੫॥੪10॥॥੧.& ਤ.ਆਾ ੩।॥੪ &॥੪ . ੧।੧ ੨੩ 
ਆ, ॥੨੩॥ 11711 ਚ 


5।। 58000 4800 5॥10। 0 ੬00 ੧੧8108੮॥0॥੫/60118.60।। 


= ਭਾਰਤੀ ਇਨਕਲਾਬ ਦਾ ਰਾਹ ਕਿਰਤੀਆਂ ਦੀ ਅਗਵਾਈ 
`ਚ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬ ਦਾ ਰਾਹ 
ਹੈ। ਇਹ ਨਵੇਂ ਸਮਾਜਵਾਦੀ ਇਨਕਲਾਬ ਦਾ ਰਾਹ ਹੈ। ਇਹ 
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਰਾਹ ਹੈ। ਇਨਕਲਾਬ 
ਬੇਆਸਿਆਂ ਦੀ ਆਸ ਹੈ। ਹਨ੍ਹੇਰੇ ਵਿੱਚ ਜੀਣ ਵਾਲਿਆਂ ਲਈ 
ਰੌਸ਼ਨੀ ਦੀ ਕਿਰਨ ਹੈ। ਮੌਤ ਦੇ ਅਵਸਾਦ ਨੂੰ ਤੋੜਨ ਵਾਲੇ ਉਤਸਵ 
ਦਾ ਅਹਿਲਾਦ ਹੈ। “ਲਲਕਾਰ” ਇਸ ਤੂਫਾਨ ਨੂੰ ਮੁਕਤ ਕੈਠ 
ਨਾਲ ਸੌਦਾ ਦਿੰਦਾ ਹੈ। “ਲਲਕਾਰ” ਇਸ ਤੂਫ਼ਾਨ ਦਾ ਅਨੰਦ 
ਹੈ। 

> ਪੂਰਾ ਭਾਰਤੀ ਸਮਾਜ ਔਜ ਇੰਕ ਜਵਾਲਾ ਮੁਖੀ ਦੇ ਮੁਖ 
`ਤੇ ਬੈਠਾ ਹੈ। ਹੁਣ ਇਹ ਸੋਚ ਪੂਰੀ ਤਰਾਂ ਉਜਾਗਰ ਹੋ ਦੁੱਕਾ ਹੈ 
ਕਿ ਰੋਗੀ-ਅਪੰਗ, ਬੋਢਾ-ਬੌਣਾ ਭਾਰਤੀ ਪੂੰਜੀਵਾਦ ਆਮ ਲੋਕਾਂ 
ਨੂੰ ਕੁੱਝ ਵੀ ਸਕਾਰਾਤਮਕ ਨਹੀਂ ਦੇ ਸਕਦਾ। ਕਿਰਤੀਆਂ ਦੀ 
ਜ਼ਿੰਦਗੀ ਨੂੰ ਇਸਨੇ ਲੁਂਟ-ਜ਼ਬਰ ਦੇ ਅਸਹਿ ਦੁੱਖਾਂ ਦੇ ਹਨ੍ਹੇਰੇ ਵਿੱਚ 
ਧੌਕ ਦਿੱਤਾ ਹੈ। ਅਥਾਹ ਦੁੱਖਾਂ ਦੇ ਸਾਗਰ ਵਿਚੋ ਔਯਾਸ਼ੀ ਦੇ ਟਾਪੂ 
ਦੀਆਂ ਝੋਲੀ-ਚੌਕ ਵੋਟ-ਬਟੋਰੁ ਸਿਆਸੀ ਪਾਰਟੀਆਂ ਦਾ ਜਾਭਾਂ 
ਦੇ ਨਿੱਤ ਟੁੱਟਦੇ ਰਿਕਾਰਡ, ਸੰਵੇਦਨਾਵਾਂ ਨੂੰ ਖੁਢਾ ਕਰ ਰਹੇ 
ਵਿਗੜੇ-ਬਿਮਾਰ ਸਾਮਰਾਜਵਾਦੀ-ਪੂੰਜੀਵਾਦੀ ਸੋਭਿਆਚਾਰ ਦਾ 
ਧੀਮਾ ਜ਼ਹਿਰ, ਸੈਚਾਰ-ਮਾਧਿਅਮਾਂ ਉਪਰ ਪੂੰਜੀ ਦੀ ਸਰਬਵਿਆਪੀ 
ਜਕੜ, ਵਿਕਦਾ ਨਿਆਂ, ਬੇਤਹਾਸ਼ਾ ਮਹਿੰਗੀ ਹੁੰਦੀ ਜਾ ਰਹੀ 
ਨਿਰਾਰਥਕ-ਅਵਿਗਿਆਨਕ ਸਿੰਖਿਆ, ਮਾਮੂਲੀ ਇਲਾਜ ਦੀ 
ਕਮੀ ਨਾਲ ਮਰਦੇ ਲੋਕ - ਇਹੋ ਔਜ ਦਾ ਉਹ ਨਰਕੀ ਸੌਚ ਹੈ, 
ਜਿਸਨੂੰ ਫਿਲਹਾਲ, ਹਾਰੀ ਹੋਈ ਮਾਨਸਿਕਤਾ ਦੇ ਸ਼ਿਕਾਰ ਲੋਕਾਂ 
ਨੇ ਆਪਣੀ ਹੋਣੀ ਮੈਨ ਲਿਆ ਹੈ। ਇਸ ਨੂੰ ਬਦਲਣ ਦਾ ਰਾਹ 
ਇਨਕਲਾਬ ਦਾ ਰਾਹ ਹੈ। ਇਨਕਲਾਬ ਮੁਸ਼ਕਿਲ ਹੈ, ਇਨਕਲਾਬ 
ਦਾ ਰਾਹ ਲੰਬਾ ਹੈ, ਤਬਾਹਕੁਨ ਹੈ, ਪਰ ਇਸ ਤੋਂ' ਬਿਨਾਂ ਨਵੇਂ ਦੀ 
ਉਸਾਰੀ ਅਸੈਭਵ ਹੈ। ਇਹੋ ਔਜ ਦਾ ਠੌਢਾ ਸੋਚ ਹੈ, ਨੰਗਾ ਸੋਚ 
ਹੈ - ਪਰ ਇਹੋ ਮੁਕਤੀਦਾਈ ਸੋਚ ਹੈ। ਇਹੋ “ਲਲਕਾਰ” ਦਾ ਬੇਖੌਫ਼ 


ਐਲਾਨ ਹੈ। 


ਤਬਦੀਲੀ ਪਸੰਦ ਵਿਦਿਆਰਥੀਆਂ- 

ਨੌਜਵਾਨਾਂ ਦੀ ਤਿਮਾਹੀ ਮੈਗਜ਼ੀਨ 

ਸਾਲ 1, ਲੜੀ ਸੈਖਿਆ 1, 

ਜੁਲਾਈ-ਸਤੈਬਰ 2007, ਲਲਕਾਰ ੦/0 ਅਜੇ ਪਾਲ, ਪਿੰਡ ਅਤੇ ਡਾਕਘਰ-ਪੌਖੋਵਾਲ, ਤਹਿ. - ਰਾਏਕੋਟ, ਜ਼ਿਲ੍ਹਾ- 
ਲੁਧਿਆਣਾ, ਪਿਨ ਕੋਡ-141108, (ਫੋਨ :- ਅਜੇ ਪਾਲ : 94634-51849) 


5।। 58000 4800 5॥10। 0 €00॥ ੧੧81085॥0॥੫/60118.60।। 


“ਲਣਨਕਾਰ” ਕਿਉਂ ? 


ਔਜ ਪੰਜਾਬ ਦੀ ਜਵਾਨੀ (ਪੂਰੇ ਦੇਸ਼ ਦੀ ਜਵਾਨੀ ਵਾਂਗ) 
ਨਿਰਾਸ਼ ਹੈ। ਉਦਾਸ ਹੈ। ਉਹ ਦਿਸ਼ਾ ਹੀਣ ਹੈ। ਹਨ੍ਹੇਰੇ ਭਵਿੱਖ ਦਾ 
ਖੌਫ਼ ਹਰ ਵਕਤ ਉਸਦਾ ਪਿੱਛਾ ਕਰਦਾ ਹੈ। ਨਿਰਾਸ਼ਾ ਅਤੇ ਭਵਿੱਖ 
ਹੀਣਤਾ ਦੇ ਸਤਾਏ ਨੌਜਵਾਨ ਨਸ਼ਿਆਂ `ਚ ਆਪਣੀਆਂ 
ਜਵਾਨੀਆਂ ਗਾਲ ਰਹੇ ਹਨ, ਖੁਦਕੁਸ਼ੀਆਂ ਕਰ ਰਹੇ ਹਨ। 

ਬੇਸ਼ਕ ਸਾਰੇ ਨੌਜਵਾਨਾਂ ਬਾਰੇ ਇਹ ਸੋਚ ਨਹੀਂ ਹੈ।ਉਹ 
ਵੀ ਹਨ ਜੋ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਪੈਦਾ ਹੁੰਦੇ ਹਨ, 
ਜਿਹਨਾਂ ਦਾ ਸਵਰਗ ਵਰਤਮਾਨ ਲੁਟੇਰੇ ਢਾਂਚੇ ਵਿਚ ਹੀ ਸੁਰਖਿਅਤ 
ਹੈ। ਧਨਾਢਾਂ ਦੀਆਂ ਇਹ ਔਲਾਦਾਂ ਲੋਂਟ ਦੀ ਕਮਾਈ 'ਤੇ ਐਸ਼ੋ 
ਇਸ਼ਰਤ ਦੀ ਜ਼ਿੰਦਗੀ ਬਿਤਾ ਰਹੀਆਂ ਹਨ। ਦੂਜੇ ਪਾਸੇ ਸ਼ਹਿਰੀ 
ਅਤੇ ਪੇਂਡੂ ਮਜ਼ਦੂਰਾਂ, ਸ਼ਹਿਰੀ ਅਤੇ ਪੇਂਡੂ ਹੇਠਲੇ ਮੌਧਵਰਗ ਦੇ 
ਨੌਜਵਾਨ ਧੀਆਂ ਪੁੰਤਾਂ ਦੀ ਜ਼ਿੰਦਗੀ 'ਚ ਹਨ੍ਹੇਰਾ ਪਸਰਿਆ ਹੋਇਆ 
ਹੈ। ਇਹਨਾਂ ਦਾ ਪੂਰਾ ਜੀਵਨ ਹੀ ਟੋਟੇ-ਤਿੜਕੇ ਸੁਪਨਿਆਂ ਦੀ 
ਦਾਸਤਾਨ ਹੈ। 

ਭਾਰਤ ਦੇ ਸਰਮਾਏਦਾਰ ਹਾਕਮਾਂ ਦੀਆਂ ਨੀਤੀਆਂ ਖਾਸ 
ਕਰਕੇ 1991 'ਚ ਇਹਨਾਂ ਵੌਲੋਂ ਅਪਣਾਈ ਨਵੀਂ ਆਰਥਿਕ 
ਨੀਤੀ ਤੋਂ ਬਾਅਦ ਪੌਕੇ ਰੋਜ਼ਗਾਰ ਦੇ ਮੌਕੇ ਲਗਾਤਾਰ ਸੁਗੜਦੇ 
ਗਏ ਹਨ । ਬੇਰੁਜ਼ਗਾਰੀ ਛਾਲੀਂ ਵਧੀ ਹੈ। ਬੇਸ਼ਕ ਨਿੱਜੀ ਖੇਤਰ 
ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ। ਔਜ ਜ਼ਿਆਦਾਤਰ ਨੌਜਵਾਨ 
ਨਿੱਜੀ ਖੇਤਰ ਵਿੱਚ ਨੌਕਰੀਆਂ ਕਰ ਰਹੇ ਹਨ। ਪਰ ਇਸ ਖੇਤਰ 
ਵਿੱਚ ਅਜ ਇਹਨਾਂ ਨੌਜਵਾਨਾਂ ਨੂੰ ਬਹੁਤ ਘੋਟ ਤਨਖਾਹਾਂ 'ਤੇ ਕੈਮ 
ਕਰਨਾ ਪੈ ਰਿਹਾ ਹੈ। ਰੁਜ਼ਗਾਰ ਦੀ ਕੋਈ ਗਰੇਟੀ ਨਹੀਂ ਹੈ। ਮਾਲਕ 
ਜਦੋਂ ਚਾਹੁਣ ਇਹਨਾਂ ਨੂੰ ਕੈਮ ਤੋਂ ਹਟਾ ਸਕਦੇ ਹਨ। ਇਹਨਾਂ 
ਬਾਰੁਜ਼ਗਾਰ ਨੌਜਵਾਨਾਂ ਦੇ ਸਿਰ 'ਤੇ ਹਰ ਵਕਤ ਛਾਂਟੀ ਦੀ ਤਲਵਾਰ 
ਲਟਕਦੀ ਰਹਿੰਦੀ ਹੈ। 

ਅਜਿਹੇ ਸਮੇਂ ਨੌਜਵਾਨ ਆਪਣੀ ਇਸ ਦੁਰਦਸ਼ਾ ਦੇ 
ਅਸਲ ਕਾਰਨਾਂ ਨੂੰ ਸਮਝ ਕੇ ਇਸ ਲੁਟੇਰੇ ਸਰਮਾਏਦਾਰਾ ਪ੍ਰਬੈਧ 
ਲਈ ਖਤਰਾ ਨਾ ਬਣ ਜਾਣ, ਇਸ ਲਈ ਦੇਸ਼ ਦੇ ਹਾਕਮ ਨੌਜਵਾਨ 
ਚੌਲਦੇ ਰਹਿੰਦੇ ਹਨ। ਆਪਣਾ ਉਲੂ ਸਿੰਧਾ ਕਰਨ ਲਈ ਸੈਸਦੀ 


ਸੌਭਿਆਚਾਰਕ ਪ੍ਰਦੂਸ਼ਣ ਨੌਜਵਾਨਾਂ ਦੇ ਦਿਮਾਗਾਂ 'ਚ 
ਰੈਦਗੀ ਭਰਨ ਲਈ ਹਾਕਮ ਜਮਾਤਾਂ ਦਾ ਇੱਕ ਹੋਰ ਵੌਡਾ ਹਥਿਆਰ 
ਹੈ। ਦਿਨ ਰਾਤ ਚੌਲਦੇ ਸੈਂਕੜੇ ਟੀ. ਵੀ. ਚੈਨਲ, ਅਖਬਾਰਾਂ, 
ਮੇਗਜ਼ੀਨ ਨੌ ` ਵਿੱਚ ਨਿੱਘਰੀਆਂ ਹੋਈਆਂ ਸੌਦਿ 
ਹਨ । ਲਲਕਾਰ” ਹਾਕਮਾਂ ਦੇ ਇਹਨਾਂ ਮਨਸੂਬਿਆਂ ਦਾ ਭਾਂਡਾ 


ਚੁਰਾਹੇ ਭੈਨੇਗਾ। ਨੌਜਵਾਨਾਂ ਨੂੰ ਉਹਨਾਂ ਦੀਆਂ ਸਮੌਸਿਆਵਾਂ ਦੇ 
ਅਸਲ ਕਾਰਨਾਂ ਤੋਂ ਜਾਣੂ ਕਰਵਾਏਗਾ। ਨੌਜਵਾਨ ਪੀੜ੍ਹੀ ਐਦਰ 
ਉਚ-ਮਨੌਖੀ ਸੌਭਿਆਚਾਰਕ ਕਦਰਾਂ ਕੀਮਤਾਂ ਦਾ ਪ੍ਰਚਾਰ-ਪ੍ਰਸਾਰ 
ਕਰੇਗਾ । 
ਪੂਰੇ ਦੇਸ਼ ਦੇ ਸਿਆਸੀ-ਆਰਥਿਕ ਢਾਂਚੇ ਅਤੇ ਸਮੁੱਚੇ ਦੇਸ਼ ਦੇ 
ਜਾ ਸਕਦਾ। ਦੇਸ਼ ਦੀ ਰਾਜ ਸੋਤਾ 'ਤੇ ਕਾਬਜ਼, ਸਮੁੱਚੇ ਦੇਸ਼ ਦੇ 
ਵਸੀਲਿਆਂ 'ਤੇ ਸੌਪ ਕੁੰਡਲੀ ਮਾਰੀ ਬੈਠੇ ਮੁਠੀ ਭਰ ਲੁਟੇਰੇ 
ਸਰਮਾਏਦਾਰਾਂ ਨੇ ਸਮੁਚੇ ਦੇਸ਼ ਦੇ ਕਿਰਤੀ ਲੋਕਾਂ, ਜੋ ਕਿ ਦੇਸ਼ ਦੇ 
ਸਮੁਚੀ ਅਬਾਦੀ ਦਾ 80% ਤੋਂ ਵੀ ਵਧੇਰੇ ਬਣਦੇ ਹਨ, ਦੀ ਜ਼ਿੰਦਗੀ 
ਤਬਾਹ ਕੀਤੀ ਹੋਈ ਹੈ। ਵਿਦਿਆਰਥੀ-ਨੌਜਵਾਨ ਜਿਹਨਾਂ ਨੂੰ 
ਅਸੀਂ ਸੈਬੋਧਿਤ ਹਾਂ ਵੀ ਇਹਨਾਂ ਕਿਰਤੀ ਜਮਾਤਾਂ ਵਿੱਚੋਂ ਹੀ ਹਨ । 
ਇਸ ਲਈ ਵਿਦਿਆਰਥੀਆਂ-ਨੌਜਵਾਨਾਂ ਦੀ ਮੁਕਤੀ ਸਮੁਚੇ ਦੇਸ਼ 
ਦੇ ਕਿਰਤੀ ਲੋਕਾਂ ਦੀ ਮੁਕਤੀ ਨਾਲ ਅਟੁਂਟ ਰੂਪ `ਚ ਜੁੜੀ ਹੋਈ 
ਹੈ। “ਲਲਕਾਰ” ਵਿਦਿਆਰਥੀਆਂ-ਨੌਜਵਾਨਾਂ ਨੂੰ ਸਮੁੰਚੇ ਦੇਸ਼ ਦੇ 
ਕਿਰਤੀ ਲੋਕਾਂ ਦੀ ਦੁਰਦਸ਼ਾ, ਇਸ ਦੁਰਦਸ਼ਾ ਦੇ ਕਾਰਨਾਂ ਅਤੇ 
ਇਸ ਤੋਂ ਮੁਕਤੀ ਦੇ ਮਾਰਗ ਤੋਂ ਜਾਣੂ ਕਰਵਾਏਗਾ । “ਲਲਕਾਰ” 
ਵਿਦਿਆਰਥੀਆਂ-ਨੌਜਵਾਨਾਂ ਦੇ ਸੈਘਰਸ਼ਾਂ ਨੂੰ ਕਿਰਤੀ ਲੋਕਾਂ ਦੇ 
ਸੰਘਰਸ਼ਾਂ ਨਾਲ ਜੋੜਨ ਵਿੱਚ ਸਹਾਇਕ ਭੂਮਿਕਾ ਨਿਭਾਏਗਾ। 
ਸਮੁਂਚੀ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ 
ਸਮਾਜਿਕ ਤਬਦੀਲੀ ਦੀ ਹਰ ਲੜਾਈ ਵਿੱਚ ਵਿਦਿਆਰਥੀ- 
ਨੌਜਵਾਨ ਹਮੇਸ਼ਾਂ ਮੂਹਰਲੇ ਮੋਰਚਿਆਂ 'ਤੇ ਰਹੇ ਹਨ। ਆਪਣੇ ਦੇਸ਼ 
ਦੀ ਕੌਮੀ ਅਜ਼ਾਦੀ ਦੀ ਲਹਿਰ ਤੇ ਨਜ਼ਰ ਮਾਰੀਏ ਤਾਂ ਕਰਤਾਰ 
ਸਿੰਘ ਸਰਾਭਾ, ਭਗਤ ਸਿੰਘ, ਚੈਦਰਸ਼ੇਖਰ ਆਜ਼ਾਦ, ਰਾਜਗੁਰੂ, 
ਸੁਖਦੇਵ ਆਦਿ ਹਜ਼ਾਰਾਂ ਹੀ ਉਹ ਨੌਜਵਾਨ ਸਨ, ਜੋ ਐਗਰੇਜ਼ 
ਬਸਤੀਵਾਦੀਆਂ ਤੋਂ ਭਾਰਤ ਦੀ ਮੁਕਤੀ ਦੇ ਸੈਘਰਸ਼ ਵਿਚ ਕੁਰਬਾਨ 
ਹੋ ਗਏ । 1947 ਦੀ ਅਖੌਤੀ ਅਜ਼ਾਦੀ ਤੋਂ ਬਾਅਦ ਦੇਸ਼ ਨੇ ਨਵੇਂ 
ਨੌਜਵਾਨਾਂ ਵੱਲੋਂ ਕੁਰਬਾਨੀ-ਤਿਆਗ ਦਾ ਸਿਲਸਿਲਾ ਜਾਰੀ ਰਿਹਾ 
ਹੈ। “ਲਲਕਾਰ” ਔਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਮਹਾਨ 
ਦੀਆਂ ਇਨਕਲਾਬੀ ਲਹਿਰਾਂ ਅਤੇ ਦੁਨੀਆਂ ਭਰ ਵਿੱਚ ਲੁਂਟ ਜਬਰ 
ਖਿਲਾਫ਼ ਚੋਲੇ ਸੈਘਰਸ਼ਾਂ, ਹੋਏ ਇਨਕਲਾਬਾਂ ਦੇ ਸਬਕਾਂ ਤੋਂ ਜਾਣੂ 
ਕਰਵਾਏਗਾ ।“ਲਲਕਾਰ” ਗਦਰ ਪਾਰਟੀ , ਹਿੰਦੋਸਤਾਨ ਸੋਸ਼ਲਿਸਟ 
ਰਿਪਬਲੀਕਨ ਐਸੋਸੀਏਸ਼ਨ ਅਤੇ ਹੋਰ ਇਨਕਲਾਬੀ ਲਹਿਰਾਂ 


ਦੀਆਂ ਪ੍ਰੰਪਰਾਵਾਂ `ਤੇ ਪਹਿਰਾ ਦੇਵੇਗਾ ਅਤੇ ਉਹਨਾਂ ਨੂੰ ਔਗੇ 
ਵਿਕਸਿਤ ਕਰੇਗਾ। 


(ਬਾਕੀ ਸਫ਼ਾ 3 ਤੇ) 


ਲਲਕਾਰ 


5।। 58000 4800 50101 0 €00॥ 


1 ਜੁਲਾਈ-ਸਿਤੌਬਰ 2007 


੧3101੧੧15006001ਗ1.60।। 


ਸੈਪਾਦਕੀ-- 


ਮਨਮੋਹਨ ਸਰਕਾਰ ਦੇ ਤਿੰਨ ਸਾਲ 


ਆਮ ਆਦਮੀ ਨੂੰ ਕੁਚਲਦਾ ਰਿਹਾ “ਵਿਕਾਸ”? ਦਾ ਰੌਥ 


ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਯੁੰਕਤ 
ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ । 

ਅਖ਼ਬਾਰਾਂ, ਟੀ. ਵੀ. 'ਚ ਰੋਗ-ਬਰੇਗੇ ਇਸ਼ਤਿਹਾਰ 
ਚਮਕ ਰਹੇ ਨੇ।ਸੋਨੀਆ ਗਾਂਧੀ, ਮਨਮੋਹਨ ਸਿੰਘ ਤੋਂ ਲੈ ਕੇ ਸਰਕਾਰ 
ਦੇ ਸਾਰੇ ਮੈਤਰੀਆਂ ਦੇ ਮੁਸਕਰਾਉਂਦੇ ਚਿਹਰੇ ਸਰਕਾਰ ਦੀਆਂ 
ਪ੍ਰਾਪਤੀਆਂ ਦੱਸ ਰਹੇ ਹਨ । ਕਿਹਾ ਜਾ ਰਿਹਾ ਹੈ ਕਿ ਭਾਰਤ 1000 
ਅਰਬ ਡਾਲਰ ਦੇ ਅਰਥਚਾਰੇ ਵਾਲੇ 11 ਦੇਸ਼ਾਂ ਦੇ ਵਿਸ਼ੇਸ਼ ਕਲੌਬ 
ਵਿੱਚ ਸ਼ਾਮਲ ਹੋ ਗਿਆ ਹੈ, ਵਿਦੇਸ਼ੀ ਮੁਦਰਾ ਭੇਡਾਰ 200 ਅਰਬ 
ਡਾਲਰ ਤੋਂ ਉਪਰ ਪਹੁੰਚ ਗਿਆ ਹੈ। ਆਰਥਿਕ ਵਿਕਾਸ ਦਰ 
ਪਿੰਛਲੇ ਤਿਨ ਸਾਲਾਂ ਤੋਂ ਐਸਤਨ 8 ਫੀਸਦੀ ਤੋਂ ਉਪਰ ਚੌਲ ਰਹੀ 
ਹੈ ਅਤੇ ਸ਼ੇਅਰ ਬਜ਼ਾਰ ਦਾ ਸੂਚਕ ਐਕ 14,000 ਨੂੰ ਪਾਰ ਕਰ 
ਚੌਕਾ ਹੈ। 

ਇਹ ਔਕੜੇ ਠੌਸ ਤੌਥ ਹਨ, ਇਹਨਾਂ ਨੂੰ ਝੁਠਲਾਇਆ 
ਨਹੀਂ ਜਾ ਸਕਦਾ । ਇਹ ਪੂੰਜੀਵਾਦੀ ਅਰਥਚਾਰੇ ਦੇ ਵਿਕਾਸ ਦੇ 
ਪੈਮਾਨੇ ਹਨ । ਪਰ ਐਕੜਿਆਂ ਦੀ ਇਸ ਧੁੰਦ ਵਿੱਚ ਸਮਾਜ ਦੀ 
ਅਸਲ ਤਸਵੀਰ ਗਵਾਚ ਜਾਂਦੀ ਹੈ। ਕੀ ਇਹ ਵਿਕਾਸ ਲੋਕਾਂ ਨੂੰ 
ਰੁਜ਼ਗਾਰ ਦੇ ਰਿਹਾ ਹੈ ? ਲੋਕਾਂ ਨੂੰ ਰੌਜਵਾਂ ਭੋਜਨ, ਪੀਣ ਵਾਲਾ ਸ਼ੋਧ 
ਪਾਣੀ, ਦਵਾ-ਇਲਾਜ ਦੀ ਬੇਹਤਰ ਵਿਵਸਥਾ, ਸਿਖਿਆ ਦੇ ਪੂਰੇ 
ਮੌਕੇ ਅਤੇ ਹੋਰ ਸਮਾਜਿਕ ਸੇਵਾਵਾਂ ਦੇ ਰਿਹਾ ਹੈ ? ਇਹਨਾਂ ਬਲਦੇ 
ਸਵਾਲਾਂ ਦੇ ਰੂਬਰੂ ਹੁੰਦੇ ਹੀ ਵਿਕਾਸ ਦੇ ਸਾਰੇ ਸਬਜ਼ਬਾਗ ਝੁਲਸ 
ਜਾਂਦੇ ਹਨ। ਔਠ ਫੀਸਦੀ ਵਿਕਾਸ ਦਰ ਦੀ ਸੌਚਾਈ ਇਹ ਹੈ ਕਿ 
ਇਹ ਰੋਜ਼ਗਾਰਹੀਣ ਵਿਕਾਸ ਹੋ ਰਿਹਾ ਹੈ! ਨਿੰਜੀਕਰਨ ਦੀਆਂ 
ਦਰ ਨੈਗੇਟਿਵ ਹੋ ਗਈ ਹੈ ਅਤੇ ਨਿੱਜੀ ਖੇਤਰ ਵਿੱਚ ਵੀ ਇਹ 
ਵਾਧਾ ਇੰਕ ਫ਼ੀਸਦੀ ਤੋਂ ਥਲੇ ਹੀ ਹੈ।ਪ੍ਰਧਾਨ ਮੇਤਰੀ ਅਤੇ ਨਵੀਆਂ 
ਮੋਡੀ ਕੇਂਦਰਿਤ ਆਰਥਿਕ ਨੀਤੀਆਂ ਦੇ ਉਤਸ਼ਾਹੀ ਪੈਰੇਕਾਰ 
ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ ਮੰਨਟੇਕ ਸਿੰਘ 
ਆਹਲੂਵਾਲੀਆ, ਦੋਨੋਂ ਹੀ ਲਗਾਤਾਰ ਲੋਕਾਂ ਨੂੰ ਵਿਸ਼ਵਾਸ਼ 
ਦਿਵਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜਦ ਵਿਕਾਸ ਦਰ ਵਧੇਗੀ 
ਤਾਂ ਦੇਸ਼ ਵਿੱਚ ਖੁਸ਼ਹਾਲੀ ਵੀ ਆਵੇਗੀ । ਆਹਲੂਵਾਲੀਆ ਤਾਂ 
ਪੂੰਜੀਵਾਦੀ ਦੁਨੀਆਂ ਵਿਚ ਮਸ਼ਹੂਰ “ਟਿਰਿਕਲ ਡਾਊਨ ਥਿਊਰੀ” 
ਦੇ ਸਭ ਤੋਂ ਜੋਸ਼ੀਲੇ ਪੈਰੋਕਾਰਾਂ ਵਿੱਚੋਂ ਇੰਕ ਹੈ। ਇਸ ਸਿਧਾਂਤ ਦੇ 
ਅਨੁਸਾਰ ਵਿਕਾਸ ਫ਼ਲ ਉਪਰ ਤੋਂ ਰਿਸ-ਰਿਸ ਕੇ ਹੌਲੀ-ਹੌਲੀ 
ਥਲੇ ਪਹੁੰਚ ਜਾਵੇਗਾ । ਇਸ ਮੈਡੀ-ਪੌਖੀ ਹਿਰਦੇ-ਹੀਣ ਨੰਕਰਸ਼ਾਹ 
ਦੇ ਇਸ ਵਿਸ਼ੇ 'ਤੇ ਅਨੇਕ ਖੋਜ-ਲੇਖ ਛਪ ਚੁੱਕੇ ਹਨ ਜਿਨ੍ਹਾ ਵਿੱਚ 
ਕਿਹਾ ਗਿਆ ਹੈ ਕਿ ਆਮਦਨ ਦੀ ਵੰਡ ਵਿੱਚ ਫ਼ੈਲੀ ਗੈਰਬਰਾਬਰੀ 
ਬਾਰੇ ਕੁੱਝ ਵੀ ਕਰਨ ਦੀ ਲੋੜ ਨਹੀਂ ਸਗੋਂ ਮੇਡੀ ਦੀਆਂ ਤਾਕਤਾਂ ਨੂੰ 
ਖੁਲ੍ਹਾ ਛੋਡ ਦੇਣਾ ਚਾਹੀਦਾ ਹੈ ਅਤੇ ਉਸਦੇ ਹੀ ਚਮਤਕਾਰੀ ਅਸਰ 


`ਤੇ ਭਰੋਸਾ ਕਰਨਾ ਚਾਹੀਦਾ ਹੈ। ਉਸ ਅਨੁਸਾਰ ਦੌਲਤ ਵਧਣ 
ਨਾਲ ਹੀ ਅਮੀਰਾਂ ਨੂੰ ਹੋਰ ਵਧ ਗਿਣਤੀ ਵਿੱਚ ਸੇਵਕਾਂ ਦੀ ਲੋੜ 
ਪਵੇਗੀ , ਉਹਨਾਂ ਦੀ ਆਮਦਨ ਦਾ ਇੰਕ ਹਿੱਸਾ ਟਪਕ ਕੇ ਇਹਨਾਂ 
ਸੇਵਕਾਂ ਦੀ ਝੋਲੀ ਵਿੱਚ ਚੋ ਪਵੇਗਾ ਅਤੇ ਉਹਨਾਂ ਦੀ ਖੁਸ਼ਹਾਲੀ 
ਵਧੇਗੀ । 

ਪਰ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਮੈਡੀ ਦੇ ਇਸ 
ਚਮਤਕਾਰ ਨੇ ਵਿਕਾਸ ਦਰ ਤਾਂ ਵਧਾ ਦਿੱਤੀ ਹੈ, ਉਪਰ ਵਾਲਿਆਂ 
ਦੀ ਦੌਲਤ 'ਚ ਵੀ ਚੋਖਾ ਵਾਧਾ ਕੀਤਾ ਹੈ ਪਰ ਅਮੀਰਾਂ ਦੇ “ਸੇਵਕਾਂ” 
ਦੀ ਖੁਸ਼ਹਾਲੀ ਤਾਂ ਬਹੁਤ ਦੂਰ ਦਾ ਸੁਪਨਾ ਹੀ ਬਣੀ ਹੋਈ ਹੈ। 
ਖੁਸ਼ਹਾਲੀ ਦਾ ਆਲਮ ਤਾਂ ਇਹ ਹੈ ਕਿ ਟਾਟਾ ਅਤੇ ਬਿਰਲਾ 
ਵਿਦੇਸ਼ੀ ਕੈਪਨੀਆਂ ਖਰੀਦ ਰਹੇ ਹਨ ਅਤੇ ਦੁਨੀਆਂ ਦੇ ਅਰਬ- 
ਪਤੀਆਂ ਵਿੱਚ ਭਾਰਤੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। 
ਚਮਚਮਾਉਂਦੀਆਂ ਚੋੜੀਆਂ ਸੜਕਾਂ ਬਣ ਰਹੀਆਂ ਹਨ, ਨਵੇਂ- 
ਨਵੇਂ ਹਵਾਈ ਔਡੇ ਬਣ ਰਹੇ ਹਨ, ਜਗਮਗ ਕਰਦੇ ਸ਼ਾਂਪਿੰਗ ਮਾਲ 
ਹਨ । ਏਨਾ ਹੀ ਨਹੀਂ, ਪਿਛੇ ਜਿਹੇ ਹੀ ਅਮਰੀਕਾ ਦੇ ਇੰਕ ਮਸ਼ਹੂਰ 
ਮੈਗਜ਼ੀਨ “ਫੋਰਬਜ਼” ਨੇ ਦੁਨੀਆਂ ਦੇ ਅਰਬਪਤੀਆਂ ਦੀ ਸੂਚੀ 
ਜਾਰੀ ਕੀਤੀ ਹੈ। ਦੁਨੀਆਂ ਦੇ ਕੁਲ 946 ਅਰਬਪਤੀਆਂ ਵਿੱਚੋਂ 
36 ਭਾਰਤੀ ਸ਼ਾਮਲ ਹਨ । ਇਸ ਮੈਗਜ਼ੀਨ ਦੀ 2005 ਦੀ ਸੂਚੀ 
ਵਿੱਚ 768 ਅਰਬਪਤੀ ਸਨ, ਯਾਣੀ ਕਿ ਸਾਲ ਭਰ ਅਦਰ ਉਹਨਾਂ 
ਦੀ ਸੈਖਿਆ ਵਿੱਚ 26 ਫ਼ੀਸਦੀ ਵਾਧਾ ਹੋਇਆ ਹੈ ਪਰ ਭਾਰਤੀ 
ਅਰਬਪਤੀਆਂ ਦੀ ਗਿਣਤੀ ਸਾਲ ਭਰ ਵਿੰਚ ਕਰੀਬ 64 ਫ਼ੀਸਦੀ 
ਵਧ ਗਈ ਹੈ। 

ਭਾਰਤ ਦੇ ਉਪਰਲਿਆਂ ਦੀ ਖੁਸ਼ਹਾਲੀ ਦੀ ਕਹਾਣੀ 
ਇੱਥੇ ਹੀ ਖ਼ਤਮ ਨਹੀਂ ਹੁੰਦੀ ।ਮੁਕੇਸ਼ ਐਬਾਨੀ ਅਤੇ ਅਨਿਲ ਐਬਾਨੀ 
2005 ਵਿੱਚ ਔਡ-ਔਡ ਹੋ ਗਏ ਸਨ, ਇਸਦੇ ਬਾਵਜੂਦ ਅਬਾਨੀ 
ਭਰਾ ਲਕਸ਼ਮੀ ਮਿਤਲ ਦੇ ਨਾਲ ਸੈਸਾਰ ਦੇ ਸਭ ਤੋਂ ਵੱਡੇ 20 
ਅਰਬਪਤੀਆਂ ਵਿਚ ਸ਼ਾਮਲ ਹਨ ।ਇਹਨਾਂ ਵਿਚ ਲਕਸ਼ਮੀ ਮਿਤਲ 
5ਵੇਂ, ਮੁਕੇਸ਼ ਅਬਾਨੀ 14ਵੇਂ ਅਤੇ ਅਨਿਲ ਅਬਾਨੀ 18ਵੇਂ ਸਥਾਨ 
ਉਤੇ ਹਨ । 

ਪਰ ਇਸ ਖੁਸ਼ਹਾਲੀ ਦਾ ਥੋਲੇਂ ਨੂੰ ਰਿਸਣਾ ਕਿੱਥੋਂ ਤੌਕ 
ਹੋ ਰਿਹਾ ਹੈ ? ਦੇਸ਼ ਐਦਰ ਇੰਕ ਨਵਾਂ ਮੌਧਵਰਗ ਜ਼ਰੂਰ ਵਿਕਸਿਤ 
ਹੋਇਆ ਹੈ ਜਿਸਨੂੰ ਕੁਝ ਅਰਥਸ਼ਾਸਤਰੀ ਘੋਟਗਿਣਤੀ ਉਪਭੋਗਤਾ 
ਜਮਾਤ ਕਹਿੰਦੇ ਹਨ। ਇਸ ਮੋਧਵਰਗ ਦੀ ਆਮਦਨ ਵਿੱਚ ਜ਼ਰੂਰ 
ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਇਹ ਜਮਾਤ ਕਾਰਾਂ, ਮੋਟਰ- 
ਸਾਈਕਲਾਂ, ਬਰਾਂਡਡ ਉਪਭੋਗਤਾ ਸਮਾਨ ਆਦਿ ਦੀ ਨਵੀਂ 
ਖਰੀਦਦਾਰ ਬਣਕੇ ਉਭਰੀ ਹੈ । ਇਸ ਪੰਦਰਾਂ ਪ੍ਰਤੀਸ਼ਤ ਮੌਧਵਰਗ 
ਦੇ ਦਮ 'ਤੇ ਦੇਸ਼ ਵਿੱਚ “ਕਾਰ ਬੂਮ” ਆਇਆ ਹੈ, ਸੂਚਨਾ 


ਲਲਕਾਰ __2  ਜੁਲਾਈ-ਸਿਤੰਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਤਕਨੀਕ ਉਦਯੋਗ ਖੇਤਰ, ਸੀਮੇਂਟ ਉਦਯੋਗ, ਬਾਇਉਟੈਕਨਾਲੋਜੀ 
ਅਤੇ ਰਸਾਇਣ ਉਦਯੋਗ ਖੇਤਰ ਦਾ ਵਿਕਾਸ ਹੋਇਆ ਹੈ ਜਿਸਦੇ 
ਕਾਰਨ ਪਿਛਲੇ 3 ਸਾਲਾਂ ਤੋਂ ਲਗਾਤਾਰ ਵਿਕਾਸ ਦਰ ਔਠ ਫ਼ੀਸਦੀ 
ਚਲ ਰਹੀ ਹੈ।ਪਰ ਸਮਾਜ ਦੀ ਹੇਠਲੀ 60-65 ਫੀਸਦੀ ਅਬਾਦੀ 
ਦੀ ਹਾਲਤ 'ਤੇ ਵਿਚਾਰ ਕਰਨ ਉਤੇ ਵਿਕਾਸ ਦੀ ਅਸਲੀਅਤ 
ਸਾਹਮਣੇ ਆ ਜਾਂਦੀ ਹੈ ਅਤੇ “ਟਰਿਕਿਲ ਡਾਊਨ ਥਿਊਰੀ” ਦਾ 
ਦਿਵਾਲੀਆਪਣ ਉਜਾਗਰ ਹੋ ਜਾਂਦਾ ਹੈ। 

ਪਿਛਲੇ ਤਿੰਨ ਵਰ੍ਹਿਆਂ ਤੋਂ ਸਮਾਜ ਦੀ ਹੇਠਲੀ ਔਧੀ 
ਤੋਂ ਵਧ ਅਬਾਦੀ ਦੀ ਅਸਲ ਆਮਦਨ ਵਿੱਚ ਕਾਫ਼ੀ ਗਿਰਾਵਟ 
ਆਈ ਹੈ ਕਿਉਂ ਕਿ ਆਮਦਨ ਵਧਣ ਦੀ ਦਰ ਦੀ ਤੁਲਨਾ ਵਿੱਚ 
ਮਹਿੰਗਾਈ ਦੀ ਦਰ ਕਿਤੇ ਜ਼ਿਆਦਾ ਰਹੀ ਹੈ। ਖਾਣ-ਪੀਣ ਦੀ 
ਚੀਜ਼ਾਂ ਵਿੱਚ ਤਾਂ ਮਹਿੰਗਾਈ ਦਾ ਇਹ ਹਾਲ ਹੈ ਕਿ ਆਮ ਗਰੀਬ 
ਆਦਮੀ ਦੀ ਥਾਲੀ ਵਿੱਚੋਂ ਦਾਲ ਤਾਂ ਲਗਭਗ ਗਾਇਬ ਹੀ ਹੋ 
ਚੁੱਕੀ ਹੈ। ਇੰਕ ਸਰਵੇਖਣ ਅਨੁਸਾਰ ਇੰਕ ਸਿਹਤਮੈਦ ਵਿਅਕਤੀ 
ਲਈ ਔਸਤਨ ਰੋਜ਼ਾਨਾ 50 ਗਰਾਮ ਦਾਲ ਮਿਲਣੀ ਜ਼ਰੂਰੀ ਹੈ। 
ਜਦੋਂ ਕਿ ਹੇਠਲੀ 30 ਫੀਸਦੀ ਅਬਾਦੀ ਨੂੰ ਔਸਤਨ 13 ਗਰਾਮ 
ਦਾਲ ਵੀ ਹਾਸਿਲ ਨਹੀਂ ਹੋ ਰਹੀ। ਜਾਣ ਲੈਣਾ ਚਾਹੀਦਾ ਹੈ ਕਿ 
ਭਾਰਤ ਵਿੱਚ ਦਾਲਾਂ ਹੀ ਗਰੀਬਾਂ ਲਈ ਪ੍ਰੋਟੀਨ ਦਾ ਸਭ ਤੋਂ ਵੇਧ 
ਵਰਤਿਆ ਜਾਣ ਵਾਲਾ ਸ੍ਰੋਤ ਹਨ । ਨਿਜੀਕਰਨ-ਉਦਾਰੀਕਰਨ 
ਮਿੰਟੀ ਦਾ ਤੇਲ ਮਿਲਣਾ ਦੁਂਭਰ ਹੋ ਗਿਆ ਹੈ।ਬਚਿਆ-ਖੁਚਿਆ 
ਜੋ ਢਾਂਚਾ ਹੈ ਵੀ ਉਸ ਵਿੱਚ ਵੀ ਭ੍ਰਿਸ਼ਟਾਚਾਰ ਦੀ ਹਾਲਤ ਇਹ ਹੈ 
ਕਿ ਇੰਕ ਸਰਵੇਖਣ ਅਨੁਸਾਰ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ 
`ਤੇ ਉਪਲੋਭਧ ਹੋਣ ਵਾਲੀ ਸਮੋਗਰੀ ਦਾ 60 ਫੀਸਦੀ ਤੋਂ ਵੀ ਵਧ 
ਖੁਲੇ ਬਜ਼ਾਰ ਵਿੱਚ ਚਲਿਆ ਜਾਂਦਾ ਹੈ। 

ਹੇਠਲੀ ਅਬਾਦੀ ਦੀ ਸਿਖਿਆ ਅਤੇ ਸਿਹਤ ਦੀ 
ਹਾਲਤ ਵੀ ਖਰਾਬ ਹੁੰਦੀ ਜਾ ਰਹੀ ਹੈ। ਇੰਕ ਅਨੁਮਾਨ ਅਨੁਸਾਰ 
ਦੇਸ਼ ਦੀ 60 ਫ਼ੀਸਦੀ ਅਬਾਦੀ ਨੂੰ ਬੇਹਤਰ ਸਿਖਿਆ ਅਤੇ ਸਿਹਤ 
ਸਹੂਲਤਾਂ ਉਪਲੌਭਧ ਨਹੀਂ ਹਨ। ਸਿਹਤ ਦੇ ਖੇਤਰ ਵਿੱਚ ਜੋ 
ਸਰਕਾਰੀ ਧਨ ਖਰਚ ਹੁੰਦਾ ਹੈ ਉਸਦਾ ਵੀ ਜ਼ਿਆਦਾਤਰ ਸ਼ਹਿਰਾਂ 
ਦੀ ਖੁਸ਼ਹਾਲ ਅਬਾਦੀ ਹੀ ਉਪਭੋਗ ਕਰਦੀ ਹੈ । ਕਰੋੜਾਂ ਲੋਕਾਂ ਦੇ 
ਲਈ ਸਾਫ਼ ਪੀਣ ਦਾ ਪਾਣੀ ਤਾਂ ਉਪਲੌਭਧ ਹੈ ਨਹੀਂ ਪਰ ਸਮਾਜ 
ਦੀ ਮੁਂਠੀਭਰ ਅਮੀਰ ਅਬਾਦੀ ਨੂੰ ਬੋਤਲਬੈਦ ਪਾਣੀ ਪਿਲਾ-ਪਿਲਾ 
ਕੇ ਕੌਪਨੀਆਂ ਮਾਲਾਮਾਲ ਹੋ ਰਹੀਆਂ ਹਨ। 

ਲੋਕਾਂ ਦੀ ਸਿਹਤ ਦੀ ਹਾਲਤ ਇਹ ਹੈ ਕਿ ਸਾਡੇ ਦੇਸ਼ 
ਵਿੱਚ ਹਰ ਮਿੰਟ 'ਤੇ ਇੰਕ ਵਿਅਕਤੀ ਟੀ. ਬੀ. ਨਾਲ ਮਰਦਾ ਹੈ 
ਯਾਣੀ ਸਾਲ ਵਿੱਚ ਪੰਜ ਲੌਖ ਲੋਕ ਇਸ ਬਿਮਾਰੀ ਦੇ ਸ਼ਿਕੰਜੇ ਵਿਚ 
ਫਸ ਜਾਂਦੇ ਹਨ, ਜੋ ਮੁਖ ਤੌਰ 'ਤੇ ਕੁਪੇਸ਼ਣ ਕਾਰਣ ਹੁੰਦੀ ਹੈ ਅਤੇ 
ਜਿਸਦਾ ਇਲਾਜ ਔਜ ਔਖਾ ਨਹੀਂ ਹੈ।ਇਹ ਤਾਂ ਸਰਕਾਰੀ ਐਅਕੜਾ 
ਹੈ। ਅਸਲ ਤਸਵੀਰ ਤਾਂ ਇਸ ਤੋ ਵੀ ਭਿਆਨਕ ਹੈ ।0-5 ਸਾਲ 
ਦੀ ਉਮਰ ਦੇ 50 ਫ਼ੀਸਦੀ ਬਚੇ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ 


1000 ਨਵਜਨਮੇ ਬਚਿਆਂ ਵਿੱਚੋਂ 60 ਫੀਸਦੀ ਇੰਕ ਸਾਲ ਦੇ 
ਅੰਦਰ ਹੀ ਮਰ ਜਾਂਦੇ ਹਨ। 

ਮਨਮੋਹਨ ਸਰਕਾਰ ਦੇ ਪਿਛਲੇ ਤਿਨ ਵਰ੍ਹਿਆਂ ਦਾ ਲੇਖਾ 
ਜੋਖਾ ਕਰਦੇ ਹੋਏ ਇੰਕ ਪਾਸੇ ਮੌੌਠੀਭਰ ਲੋਕਾਂ ਦੀ ਖੁਸ਼ਹਾਲੀ ਅਤੇ 
ਦੂਜੇ ਪਾਸੇ ਬਹੁਗਿਣਤੀ ਆਮ ਲੋਕਾਂ ਦੀ ਭੈੜੀ ਹਾਲਤ ਨੂੰ ਉਜਾਗਰ 
ਕਰਨ ਵਾਲੇ ਢੇਰ ਸਾਰੇ ਅਕੜੇ ਪੇਸ਼ ਕੀਤੇ ਜਾ ਸਕਦੇ ਹਨ । ਜਿਸ 
ਵਿਅਕਤੀ ਦਾ ਹੋਸ਼-ਹਵਾਸ ਠੀਕ ਹੈ ਉਸ ਨੂੰ ਐਕੜਿਆਂ ਦੇ 
ਚੌਕਰ ਵਿੱਚ ਪੈਣ ਦੀ ਜ਼ਰੂਰਤ ਨਹੀਂ ।ਸਾਡੇ ਚਾਰੇ ਪਾਸੇ ਬਿਖ਼ਰੀਆਂ 
ਕਹਾਣੀ ਆਪ ਦੱਸ ਦਿੰਦੀਆਂ ਹਨ । ਇਸਨੂੰ ਮਹਿਸੂਸ ਕਰਨ ਲਈ 
ਬਸ ਸੀਨੇ ਵਿਚ ਇੰਕ ਜ਼ਿੰਦਾ, ਗਰਮ ਧੜਕਦਾ ਹੋਇਆ ਇਨਸਾਨੀ 
ਦਿਲ ਹੋਣਾ ਚਾਹੀਦਾ ਹੈ। 
ਆਬਜ਼ਰਵਰ ਦੀ ਇੰਕ ਸੈਵੇਦਨਸ਼ੀਲ ਪੋਤਰਕਾਰ ਅਮੇਲੀਆ 
ਜੇਂਟਲਮੈਨ ਨੇ ਹਾਲ ਹੀ ਵਿੱਚ ਲਿਖਿਆ, “ਦਿੱਲੀ ਦੀ ਖੁਸ਼ਹਾਲੀ 
ਦੇ ਬੁਲਬਲੇ ਜਾਂ ਵਿਤੀ ਰਾਜਧਾਨੀ ਮੁਬਈ ਦੇ ਬਾਹਰ ਕੁਝ ਕੁ ਮੀਲ 
ਚੌਲੋਂ ਭਾਰਤ ਦੇ ਮਹਾਂਸ਼ਕਤੀ ਬਣਨ ਸਬੰਧੀ ਸਚਾਈ ਦੇਖਕੇ ਤੁਸੀਂ 
ਹੋਕੇ ਬੌਕੇ ਰਹਿ ਜਾਓਗੇ । ਸ਼ੀਸ਼ੇ ਦੇ ਮੀਨਾਰਨੁਮਾ ਭਵਨਾਂ 'ਚੋਂ, ਜਿਨ੍ਹਾਂ 
`ਚ ਕਾਲ ਸੈਂਟਰਾਂ ਦੇ ਦਫ਼ਤਰ ਹਨ ਅਤੇ ਜਿਨ੍ਹਾਂ ਦੇ ਨਾਮ ਅਤੇ 
ਡਿਜ਼ਾਈਨ ਅਮਰੀਕੀ ਹਨ, ਬਾਹਰ ਨਿਕਲਦੇ ਹੀ “ਨਵਾਂ ਭਾਰਤ” 
ਇਕਦਮ ਗਾਇਬ ਹੋ ਜਾਂਦਾ ਹੈ। ਉਸਦੇ ਬਦਲੇ ਇੱਕ ਦੂਜੇ 
ਪਰੇਸ਼ਾਨਹਾਲ ਭਾਰਤ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਜਿੱਥੇ 
ਲਗਭਗ 70 ਕਰੋੜ ਲੋਕ ਅਜੇ ਵੀ ਜੀਣ ਲਈ ਖੇਤੀ ਉਤੇ 
ਨਿਰਭਰ ਹਨ ਅਤੇ ਗਰੀਬੀ ਰੇਖਾ ਤੋਂ ਥੋਲੇ ਲਗਭਗ 30 ਕਰੋੜ 
ਲੋਕ ਜੀਣ ਲਈ ਸੈਘਰਸ਼ ਕਰ ਰਹੇ ਹਨ । ਸੜਕਾਂ ਉਤੇ ਕਿਸਾਨ 
ਲੌਦਕੇ ਥੋਕੇ-ਹਾਰੇ ਚਲਦੇ ਨਜ਼ਰ ਆਉਂਦੇ ਹਨ । ਛੋਟੇ, ਕਮਜ਼ੋਰ 
ਬੋਚੇ ਪਥਰ ਤੋੜਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਦਾ ਇਸਤੇਮਾਲ 
ਸੜ੍ਹਕਾਂ ਦੀ ਮੁਰੈਮਤ ਵਿੱਚ ਹੁੰਦਾ ਹੈ।” 

(ਸਫ਼ਾ 1 ਦਾ ਬਾਕੀ) 

ਅਜ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਾਕਮਾਂ 
ਦੀ ਲੈਂਟ-ਜਬਰ ਨਾਲ ਆਏ ਦਿਨ ਲੋਕਾਂ ਦਾ ਜੀਣਾ ਦੌਭਰ ਹੁੰਦਾ 
ਜਾ ਰਿਹਾ ਹੈ। ਪੂਰਾ ਸਮਾਜ ਅਮੀਰਾਂ-ਗਰੀਬਾਂ ਦੇ ਦੋ ਧੜਿਆਂ 
ਵਿਚ ਵੰਡਿਆ ਜਾ ਰਿਹਾ ਹੈ। ਦੇਸ਼ ਦੇ ਕਿਰਤੀ ਲੋਕ ਇਸ ਸਭ ਨੂੰ 
ਚੌਪ ਚਾਪ ਬਰਦਾਸ਼ਤ ਨਹੀਂ ਕਰਦੇ ਰਹਿਣਗੇ। ਆਉਣ ਵਾਲੇ 
ਦਿਨਾਂ ਵਿੱਚ ਦੇਸ਼ ਦੇ ਹਾਕਮਾਂ ਵਿਰੌਂਧ ਸੈਘਰਸ਼ ਦੇ ਅਖਾੜੇ ਭਖਣਗੇ । 
“ਲਲਕਾਰ” ਨੌਜਵਾਨਾਂ ਨੂੰ ਇਹਨਾਂ ਸੈਘਰਸਾਂ ਦੀਆਂ ਮੂਹਰਲੀਆਂ 
ਸਫਾਂ ਵਿੱਚ ਰਹਿਣ ਲਈ ਲਲਕਾਰੇਗਾ। “ਲਲਕਾਰ” ਨੌਜਵਾਨਾਂ 
ਵਿੱਚੋਂ ਸਮਾਜਿਕ ਤਬਦੀਲੀ ਦੀ ਜੌਦੋਜਹਿਦ ਦੇ ਇੰਕ ਅਹਿਮ 
ਮੌਰਚੇ, ਕਲਮ ਦੇ ਮੋਰਚੇ ਦੇ ਨਵੇਂ ਸਿਪਾਹੀ ਤਿਆਰ ਕਰੇਗਾ ।ਇਹ 
ਨੌਜਵਾਨਾਂ ਦੀ ਸਿਰਜਣਾਤਮਕ ਊਰਜਾ ਲਈ ਇੰਕ ਮਚ ਬਣੇਗਾ। 


ਲਲਕਾਰ __3 _ ਜੁਲਾਈ-ਸਿਤੌਬਰ 2007 


5।। 58000 4800 50101 0 €00॥ 


੧3101੧150016001ਗ1.60।। 


€$ ਅਸ ਉਰ 

ਭਗਤ ਸਿਘ ਦੀ ਵਿਚਾਰਕ ਵਿਰਾਸਤ ਤੇ ਸਾਡਾ ਸਮਾਂ 
--ਸੌਤਿਅਮ 
[ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੰਪੂਰਨ ਉਪਲਭਧ ਦਸਤਾਵੇਜ਼” (ਹਿੰਦੀ 'ਚ) ਪੁਸਤਕ ਦੇ ਰੂਪ ਵਿੱਚ ਪਹਿਲੀ ਵਾਰ ਰਾਹੁਲ 
ਫਾਉਂਡੇਸ਼ਨ ਤੋਂ ਪ੍ਰਕਾਸ਼ਿਤ ਹੋਏ ਹਨ। ਇਸ ਇਤਿਹਾਸਕ ਪ੍ਰਕਾਸ਼ਨ ਦੀ ਜੋ ਭੂਮਿਕਾ ਸੌਤਿਅਮ ਨੇ ਲਿੱਖੀ ਹੈ ਉਹ ਆਪਣੇ ਆਪ ਵਿਚ 
ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਵਿਰਾਸਤ ਦੀ ਇੰਕ ਬੇਹਤਰੀਨ ਜਾਣ-ਪਹਿਚਾਣ ਹੈ। ਇਹ ਭੂਮਿਕਾ ਭਗਤ ਸਿੰਘ ਅਤੇ 
ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਨੂੰ ਸਥਾਪਿਤ ਕਰਦੀ ਹੈ ਅਤੇ ਉਹਨਾਂ ਦੇ ਵਿਚਾਰਾਂ ਨੂੰ ਅਗੇ ਵਧਾਉਣ ਵਿੱਚ ਵੀ ਇਹ 


ਭੂਮਿਕਾ ਸਾਨੂੰ ਕੁੱਝ ਮਹੋਤਵਪੂਰਨ ਵਿਚਾਰ-ਨੁਕਤੇ ਦਿੰਦੀ ਹੈ। ਅਸੀਂ ਇਸ ਭੂਮਿਕਾ ਦਾ ਸੈਪਾਦਿਤ ਰੂਪ 'ਚ ਇੱਥੇ ਛਾਪ ਰਹੇ ਹਾਂ। 


--ਸੈਪਾਦਕ] 

“ਭਗਤ ਸਿੰਘ 'ਤੇ ਹੀ ਇੰਨਾ ਜ਼ੋਰ ਕਿਉਂ ?”- 
ਇਤਿਹਾਸ ਦੇ ਇੱਕ ਮੈਨੇ-ਪ੍ਰਮੇਨੇ ਵਿਦਵਾਨ ਨੇ ਪਿਛਲੇ ਦਿਨੀਂ 
ਪੁੰਛਿਆ। ਉਨ੍ਹਾਂ ਦਾ ਕਹਿਣਾ ਸੀ ਕਿ ਔਜ ਦੇਸ਼ ਦੇ ਹਾਲਾਤ ਇੰਨੇ 
ਬਦਲ ਚੌਕੇ ਹਨ ਕਿ ਭਗਤ ਸਿੰਘ ਨੇ ਜੋ ਕੁਝ ਵੀ ਲਿਖ਼ਿਆ- 
ਸੋਚਿਆ ਅਤੇ ਬਿਆਨ ਦਿੱਤਾ, ਉਹ ਔਜ ਸਾਡੇ ਲਈ ਮਾਰਗ 
ਦਰਸ਼ਕ ਨਹੀਂ ਹੋ ਸਕਦਾ । ਫਿਰ ਕੀ ਇਹ ਸਿਰਫ ਭਾਵਨਾਵਾਂ ਜਾਂ 
ਵਧਾ-ਚੜ੍ਹਾ ਦੇ ਸਹਾਰੇ ਇਤਿਹਾਸ-ਨਿਰਮਾਣ ਦੀ ਕੋਸ਼ਿਸ਼ ਨਹੀਂ 
ਹੈ, ਕੀ ਇਹ ਵੀ ਨਾਇਕ ਪੂਜਾ ਦਾ ਹੀ ਇੰਕ ਜ਼ਰੀਆ ਨਹੀਂ ਹੈ ? 

ਸਵਾਲ ਨੂੰ ਸਿਰੇ ਤੋਂ ਹੀ ਰੋਦ ਨਹੀਂ ਸੀ ਕੀਤਾ ਜਾ 
ਸਕਦਾ। ਬਾਕੀ ਪ੍ਰਕਾਸ਼ਨਾਂ ਅਤੇ ਇਨਕਲਾਬੀ ਸਿਆਸੀ 
ਅਤੇ ਉਨ੍ਹਾਂ ਦੇ ਸਾਥਿਆਂ ਦੇ ਮਹੌਤਵਪੂਰਨ ਲੇਖਾਂ-ਬਿਆਨਾਂ- 
ਚਿੱਠੀਆਂ ਨੂੰ ਵੇਖ-ਵੌਖ ਅਤੇ ਸੰਗ੍ਰਹਿਆਂ ਦੇ ਰੂਪ ਵਿੱਚ, ਅਸੀਂ 
ਲਗਾਤਾਰ ਛਾਪਦੇ ਰਹੇ ਹਾਂ ਅਤੇ ਭਗਤ ਸਿੰਘ ਦੀ ਦੁਰਲੌਭ ਜੇਲ੍ਹ 
ਡਾਇਰੀ ਨੂੰ ਪਹਿਲੀ ਵਾਰ ਹਿੰਦੀ ਵਿੱਚ ਛਾਪਣ ਅਤੇ ਹੁਣ ਤੌਕ 
ਉਸਦੇ ਕਈ ਸੈਸਕਰਣ ਕੌਢਣ ਦਾ ਕੌਮ ਵੀ ਅਸੀਂ ਹੀ ਕੀਤਾ 
ਅਤੇ ਹੁਣ ਇਹ ਕਿਤਾਬ- “ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 
ਦੇ ਸਪੂਰਣ ਉਪਲੱਬਧ ਦਸਤਾਵੇਜ਼” ਕਿਤੇ ਇਨ੍ਹਾਂ ਪ੍ਰੋਫੈਸਰ ਸਾਹਿਬ 
ਦਾ ਕਥਨ ਸਹੀ ਹੀ ਤਾਂ ਨਹੀਂ ਸੀ ? ਅਸੀਂ ਸਮਝਦੇ ਹਾਂ ਕਿ ਉਸੇ 
ਪ੍ਰਸ਼ਨ ਦੇ ਉਤਰ 'ਚ ਇਸ ਕਿਤਾਬ ਦੇ ਪ੍ਰਕਾਸ਼ਨ ਦਾ ਸੋਚ-ਪ੍ਰਮਾਣ- 
ਇਸਦੇ ਇਤਿਹਾਸਿਕ ਮਹੌਤਵ ਅਤੇ ਸੋਭ ਤੋਂ ਵੱਧ ਉਪਯੋਗਿਤਾ 
ਦਾ ਤਰਕ ਛਿਪਿਆ ਹੈ। 

ਇਹ ਸੋਚ ਹੈ ਕਿ ਭਗਤ ਸਿੰਘ ਅਤੇ ਉਹਨਾਂ ਦੇ 
ਸਾਥੀਆਂ ਦੇ (ਅਤੇ ਬੇਸ਼ੋਕ ਉਨ੍ਹਾਂ 'ਚੋਂ ਮੋਹਰੀ ਵਿਚਾਰਕ ਭਗਤ 
ਸਿੰਘ ਹੀ ਸਨ) ਵਿਚਾਰਕ ਪੌਖ ਬਾਰੇ `ਚ ਅਜ ਦੇਸ਼ ਦੇ ਸਿੱਖਿਅਤ 
ਲੋਕਾਂ ਅਤੇ ਨੌਜਵਾਨ ਪੀੜ੍ਹੀ ਚ ਅਗਿਆਨਤਾ ਵਾਲੀ ਉਹ ਹਾਲਤ 
ਨਹੀਂ ਹੈ ਜਿਹੜੀ ਅਜ ਤੋਂ ਪੋਚੀ-ਤੀਹ ਸਾਲ ਪਹਿਲਾਂ ਸੀ। ਭਗਤ 
ਸਿੰਘ ਇੰਕ ਬਹੁਤ ਪ੍ਰਤਿਭਾਵਾਨ ਅਤੇ ਅਧਿਐਨਸ਼ੀਲ ਇਨਕਲਾਬੀ 
ਸਨ, ਇਹ ਜਾਣਕਾਰੀ ਤਾਂ ਉਨ੍ਹਾਂ ਨੂੰ ਵੀ ਸੀ ਜਿਨ੍ਹਾਂ ਲੋਕਾਂ ਨੇ 
“ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ( ਐਚ. ਐਸ. 
ਆਰ. ਏ.) ਵਿਚ ਭਗਤ ਸਿੰਘ ਦੇ ਨਾਲ ਕੈਮ ਕਰ ਚੋਕੇ ਇਨਕਲਾਬੀ 
ਜਤਿੰਦਰ ਨਾਥ ਸਾਨਿਆਲ ਦੀ ਪੁਸਤਕ “ਅਮਰ ਸ਼ਹੀਦ ਸਰਦਾਰ 


ਭਗਤ ਸਿੰਘ” ਅਤੇ ਸ਼ਿਵ ਵਰਮਾ, ਅਜੈ ਘੋਸ਼, ਭਗਵਾਨ ਦਾਸ 
ਮਹੌਰ, ਸਦਾਸ਼ਿਵ ਮਲਕਾਪੁਰਕਰ, ਯਸ਼ਪਾਲ ਆਦਿ ਸਾਥੀਆਂ 
ਸਮਕਾਲੀਨਾਂ ਦੀਆਂ ਭਗਤ ਸਿੰਘ ਸਬੈਧੀ ਯਾਦਾਂ ਪੜ੍ਹੀਆਂ ਹਨ। 
ਗੋਪਾਲ ਠਾਕੁਰ ਦੀ ਇੰਕ ਛੋਟੀ ਜਿਹੀ ਕਿਤਾਬ ਵੀ 50 ਦੇ ਦਹਾਕੇ 
`ਚ ਹੀ ਪ੍ਰਕਾਸ਼ਿਤ ਹੋ ਚੌਕੀ ਸੀ, ਜਿਸ ਵਿੱਚ ਐਚ. ਐਸ. ਆਰ. 
ਏ.ਅਤੇ ਨੌਜਵਾਨ ਭਾਰਤ ਸਭਾ ਦੇ ਘੋਸ਼ਣਾ ਪਤਰ ਅਤੇ ਅਦਾਲਤ 
ਵਿੱਚ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਭਗਤ ਸਿੰਘ ਦਾ 
ਵਿਸ਼ਾਲ ਵਿਚਾਰਕ ਪਖ ਅਤੇ ਵਿਗਿਆਨਿਕ ਸਮਾਜਵਾਦ ਵੇਲ 
ਉਸਦੇ ਝੁਕਾਅ ਬਾਰੇ ਲਿਖਿਆ ਸੀ। ਪਰ ਉਸ ਸਮੇਂ ਵੀ ਹੇਠਲੀਆਂ 
ਜਮਾਤਾਂ ਤੋਂ ਲੈ ਕਿ ਉਚ ਜਮਾਤਾਂ ਤੌਕ ਦੀਆਂ ਪਾਠ-ਪੁਸਤਕਾਂ 
ਅਤੇ ਸੁਤੌਤਰਤਾ ਸੈਗਰਾਮ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਮਾਣਿਤ 
ਕਿਤਾਬਾਂ `ਚ ਵੀ ਐਚ. ਐਸ. ਆਰ. ਏ. ਅਤੇ ਭਗਤ ਸਿੰਘ ਤੇ 
ਉਨ੍ਹਾਂ ਦੀ ਪੀੜ੍ਹੀ ਦੇ ਇਨਕਲਾਬੀਆਂ ਦਾ ਵਰਣਨ ਬਹੁਤ ਸੈਖੇਪ 
`ਚ, ਸਿਰਫ ਕੌਮਵਾਦੀ ਹਥਿਆਰਬੰਦ ਇਨਕਲਾਬੀ ਧਾਰਾ ਦੀ 
ਇੰਕ ਕੜੀ ਦੇ ਰੂਪ ਵਿੱਚ ਹੀ ਹੁੰਦਾ ਸੀ। ਐਚ. ਐਸ. ਆਰ. ਏ. ਦੇ 
ਇਨਕਲਾਬੀ ਅਤੇ ਵਿਸ਼ੇਸ਼ ਤੌਰ 'ਤੇ ਭਗਤ ਸਿੰਘ ਕਿਸ ਤਰਾਂ 
ਸਮਾਜਵਾਦ ਨੂੰ ਆਪਣਾ ਆਦਰਸ਼ ਮੋਨਣ ਤੋਂ ਬਾਅਦ 
ਵਿਗਿਆਨਕ ਸਮਾਜਵਾਦ ਦਾ ਗਹਿਰਾ ਅਧਿਐਨ ਕਰ ਰਹੇ ਸਨ 
ਉਸਾਰਨ ਬਾਰੇ ਸੋਚ ਰਹੇ ਸਨ ਇਸਦਾ ਅਕਾਦਮਿਕ 
ਇਤਿਹਾਸਕਾਰਾਂ 'ਚ ਜ਼ਿਕਰ ਤੌਕ ਨਹੀਂ ਆਉਂਦਾ ਸੀ ਅਤੇ ਕੁਝ 
ਇੰਕ ਖੋਜਪੋਤਰਾਂ ਅਤੇ ਖੋਜ ਪ੍ਰਬੰਧਾਂ ਦੇ ਅਪਵਾਦ ਨੂੰ ਛੋਡ ਦੇਈਏ 
ਲਗਭਗ ਇਹੀ ਸਥਿਤੀ ਔਜ ਵੀ ਬਣੀ ਹੋਈ ਹੈ। ਪਹਿਲੀ ਵਾਰ, 
ਸਦੀ ਦੇ ਔਠਵੇਂ ਦਹਾਕੇ ਦੇ ਆਰੈਭ ਵਿੱਚ ਭਗਤ ਸਿੰਘ ਦੀ ਭਤੀਜੀ 
ਵਰਿੰਦਰ ਸੈਧੂ ਦੁਆਰਾ ਸੈਪਾਦਿਤ ਭਗਤ ਸਿੰਘ ਦੀਆਂ ਚਿੰਠੀਆਂ 
ਤੇਈ ਸਾਲ ਦੀ ਉਮਰ ਵਿੱਚ ਸ਼ਹੀਦ ਹੋ ਜਾਣ ਵਾਲੇ ਉਸ ਵੀਰ 
ਨੌਜਵਾਨ ਦੇ ਅਸੀਮਿਤ ਸੈਭਾਵਨਾ ਭਰਪੂਰ ਵਿਚਾਰਕ-ਪੌਖ ਦੀ 
ਝਲਕ ਪੇਸ਼ ਕੀਤੀ । ਲਗਭਗ ਉਦੋਂ ਕੁ ਹੀ ਵਰਿਦਰ ਸੰਧੂ ਦੁਆਰਾ 
ਲਿਖੀ ਗਈ ਭਗਤ ਸਿੰਘ ਦੀ ਜੀਵਨੀ 'ਯੋਗ ਦਰਸ਼ਟਾ ਭਗਤ 
ਸਿੰਘ ਅਤੇ ਉਸਦੇ ਅਮਰ ਪੁਰਖੇ” ਨਾਂ ਨਾਲ ਪ੍ਰਕਾਸ਼ਿਤ ਹੋਈ । 


ਲਲਕਾਰ __4& _ ਜੁਲਾਈ-ਸਿਤੌਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਅਠਵੇ ਦਹਾਕੇ ਦੇ ਪਹਿਲੇ ਵਰ੍ਹਿਆਂ 'ਚ ਹੀ ਦਿੱਲੀ ਦੇ ਕੁਝ ਨੌਜਵਾਨ 
ਖਬੇਪਖੀ ਇਨਕਲਾਬੀਆਂ ਨੇ ਭਗਤ ਸਿੰਘ ਦੇ ਲੇਖਾਂ, ਬਿਆਨਾਂ 
ਅਤੇ ਟਿੱਪਣੀਆਂ ਦਾ ਇੱਕ ਛੋਟਾ ਜਿਹਾ ਸੰਗ੍ਰਹਿ ਛਾਪਕੇ ਉਨਾਂ 
ਦੁਆਰਾ ਮਾਰਕਸਵਾਦ ਨੂੰ ਸਵੀਕਾਰ ਕਰਨ ਅਤੇ ਉਸਦਾ ਡੂੰਘਾਈ 
ਨਾਲ ਅਧਿਐਨ ਕਰਨ ਦੇ ਤੌਥਾਂ ਨੂੰ ਸਾਹਮਣੇ ਲਿਆਂਦਾ। ਹੁਣ 
ਹੋਲੀ-ਹੋਲੀ ਸਿਰਫ “ਇੰਕ ਵੀਰ ਇਨਕਲਾਬੀ?” ਤੋਂ ਵੱਖ ਭਗਤ 
ਸਿੰਘ ਦੀ ਪਹਿਚਾਣ ਇੰਕ ਵਿਦਵਾਨ, ਨੌਜਵਾਨ ਇਨਕਲਾਬੀ 
ਵਿਚਾਰਕ ਦੇ ਰੂਪ ਵਿੱਚ ਬਣਨ ਲੌਗੀ ਸੀ । ਜਦੋਂ ਇਤਿਹਾਸਕਾਰ 
ਬਿਪਿਨ ਚੰਦਰਾ ਨੇ ਔਠਵੇਂ ਦਹਾਕੇ ਦੇ ਅਤਿਮ ਵਰ੍ਹਿਆਂ 'ਚ ਭਗਤ 
ਸਿੰਘ ਦਾ ਉਦੋਂ ਤੌਕ ਸਾਹਮਣੇ ਨਾ ਆਉਣ ਵਾਲਾ ਨਿਬੰਧ 'ਮੈਂ 
ਨਾਸਤਿਕ ਕਿਉਂ ਹਾਂ ? ਆਪਣੀ ਭੂਮਿਕਾ ਦੇ ਨਾਲ ਪ੍ਰਕਾਸ਼ਿਤ 
ਕੀਤਾ ਤਾਂ ਉਨ੍ਹਾਂ ਦੀ ਗੈਭੀਰ ਅਤੇ ਪੋਕੀ ਭੌਤਿਕਵਾਦੀ ਸੋਚ ਦੇ 
ਨਵੇਂ ਪਹਿਲੂ ਅਤੇ ਨਵੀਂ ਡੂੰਘਾਈ ਦੀ ਜਾਣਕਾਰੀ ਲੋਕਾਂ ਨੂੰ ਪਹਿਲੀ 
ਵਾਰ ਮਿਲੀ। ਭਗਤ ਸਿੰਘ ਦਾ ਇੰਕ ਹੋਰ ਲੇਖ “ਡਰੀਮਲੈਂਡ ਦੀ 
ਭੂਮੀਕਾ” ਪਹਿਲਾਂ ਹੀ ਵਰਿਦਰ ਸੰਧੂ ਦੁਆਰਾ ਸੈਪਾਦਿਤ ਪੁਸਤਕ 
ਵਿੱਚ ਛਪ ਚੁਕਾ ਸੀ, ਪਰ 'ਮੈਂ ਨਾਸਤਕ ਕਿਉਂ ਹਾਂ ? ਦੇ ਨਾਲ 
ਇਹ ਲੇਖ ਦੁਬਾਰਾ ਬਿਪਿਨ ਚੰਦਰਾ ਦੀ ਪਹਿਚਾਣ ਟਿੰਪਣੀ ਨਾਲ 
ਪ੍ਰਕਾਸ਼ਿਤ ਹੋਇਆ ਤਾਂ ਵਿਸ਼ੇਸ਼ ਤੌਰ 'ਤੇ -ਇਤਿਹਾਸ ਅਤੇ 
ਸਾਹਿਤ ਦੇ ਪਾਠਕਾਂ ਦਾ ਧਿਆਨ ਭਗਤ ਸਿੰਘ ਦੀ ਤੇਜ਼ 
ਵੱਲ ਕੇਂਦਰਿਤ ਹੋਇਆ। ਇਨਾਂ ਦੋ ਲੇਖਾਂ ਨੇ ਸਪੌਸ਼ਟ ਕਰ ਦਿੱਤਾ 
ਕਿ ਆਪਣੇ ਛੋਟੇ ਜਿਹੇ ਜੀਵਨ ਦੇ ਆਖਰੀ ਵਰ੍ਹਿਆਂ ਦੇ ਦੌਰਾਨ 
ਭਗਤ ਸਿੰਘ ਦੀ ਵਿਗਿਆਨਕ ਸਮਾਜਵਾਦ ਪ੍ਰਤੀ ਜੋ ਪ੍ਰਤੀਬੋਧਤਾ 
ਵਿਕਸਿਤ ਹੋਈ ਸੀ, ਉਹ ਕੇਵਲ ਭਾਵਨਾਤਮਕ ਜਾਂ ਅਨੁਭਵਵਾਦੀ 
ਨਹੀਂ ਸੀ, ਬਲਕਿ ਉਸਦੇ ਪਿੰਛੇ ਡੂੰਘੇ ਆਧਿਐਨ ਤੋਂ ਪੈਦਾ ਹੋਈ 
ਅਤੇ ਨਿਰਤਰ ਵਿਕਾਸਸ਼ੀਲ ਵਿਚਾਰਕ ਸੂਝ ਮੌਜੂਦ ਸੀ । ਬਿਪਨ 
ਚੰਦਰਾ ਤੋਂ ਇਲਾਵਾ ਸੁਮੀਤ ਸਰਕਾਰ, ਇਰਫਾਨ ਹਬੀਬ ਅਤੇ 
ਹਰਬੈਸ ਮੁਖੀਆ ਆਦਿ ਕਈ ਮਨੇ-ਪ੍ਰਮੇਨੇ ਇਤਿਹਾਸਕਾਰਾਂ ਨੇ 
ਅਤੇ ਖੌਬੀ ਇਨਕਲਾਬੀ ਧਾਰਾ ਨਾਲ ਜੁੜੇ ਕਈ ਬੌਧੀਜੀਵੀਆਂ 
ਨੇ ਭਗਤ ਸਿੰਘ ਦੇ ਵਿਚਾਰਕ ਪਖ ਨੂੰ ਸਾਹਮਣੇ ਲਿਆਂਦਾ। 
ਬੀਤੀ ਸਦੀ ਦੇ ਆਖਰੀ ਦੋ ਦਹਾਕਿਆਂ 'ਚ ਭਗਤ 
ਸਿੰਘ ਅਤੇ ਉਨ੍ਹਾਂ ਦੀ ਪੀੜ੍ਹੀ ਦੇ ਭਗਵਤੀ ਚਰਨ ਵੋਹਰਾ, ਸੁਖਦੇਵ, 
ਵਿਜੈ ਕੁਮਾਰ ਸਿਨਹਾ, ਬਟੁਕੇਸ਼ਵਰ ਦੌਂਤ ਵਰਗੇ ਹੋਰ 
ਇਨਕਲਾਬੀਆਂ ਦੀ, ਇਨਕਲਾਬੀ ਲਹਿਰ ਦੇ ਵਿਚਾਰਕ ਵਿਕਾਸ 
`ਚ ਭੂਮਿਕਾ ਅਤੇ ਉਸਦੇ ਇਤਿਹਾਸਕ ਮਹੌਤਵ ਨੂੰ ਦਰਸਾਉਣ 


7॥[ 


ਵਾਲੇ ਮਹੋਤਵਪੂਰਨ ਖੋਜ-ਪੌਤਰਾਂ , ਜੀਵਨੀਆਂ ਅਤੇ ਉਦੋਂ ਤੌਕ 
ਉਪਲੌਬਧ ਨਾ ਹੋਣ ਵਾਲੇ ਦਸਤਾਵੇਜਾਂ ਦਾ ਵੋਡੇ ਪਧਰ 'ਤੇ ਪ੍ਕਾਸ਼ਨ 
ਹੋਇਆ ।“ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ” ਨਾਲ ਜੁੜੇ- 
ਮੋਖ ਇਨਕਲਾਬੀ ਮਨਮੌਥ ਨਾਥ ਗੁਪਤਾ (ਜੋ ਇਨਕਲਾਬੀ ਲਹਿਰ 
ਦੇ ਇਤਿਹਾਸ 'ਤੇ ਪਹਿਲਾਂ ਵੀ ਕਈ ਮਹੌਤਵਪੂਰਨ ਕਿਤਾਬਾਂ 
ਲਿਖ ਚੁਕੇ ਸਨ) ਦੀ ਕਿਤਾਬ “ਭਗਤ ਸਿੰਘ ਐਂਡ ਹਿਜ਼ ਟਾਇਮਜ਼” 
ਨੌਵੇਂ ਦਹਾਕੇ ਦੇ ਪਹਿਲੇ ਵਰ੍ਹਿਆਂ 'ਚ ਪ੍ਰਕਾਸ਼ਿਤ ਹੋਈ ।ਫਿਰ ਇਸ 


ਦਿਸ਼ਾ ਵਿਚ ਸਭ ਤੋਂ ਮਹੌਤਵਪੂਰਨ ਕੰਮ ਹੋਇਆ, ਤੇ ਉਹ ਸੀ 
ਜਗਮੋਹਣ ਸਿੰਘ ਅਤੇ ਚਮਨ ਲਾਲ ਦੁਆਰਾ ਸੈਪਾਦਿਤ “ਭਗਤ 
ਸਿੰਘ ਅਤੇ ਉਸਦੇ ਸਾਥੀਆਂ ਦੇ ਦਸਤਾਵੇਜ” ਦਾ 1986 ਵਿੰਚ 
ਪ੍ਰਕਾਸ਼ਨ, ਜਿਸ ਵਿੱਚ ਕੌਲ 105 ਦਸਤਾਵੇਜ ਸ਼ਾਮਿਲ ਸਨ। 
ਫਿਰ 1986 'ਚ ਐਗੇਜੀ ਅਤੇ 1987 'ਚ ਹਿੰਦੀ ਵਿੱਚ ਭਗਤ 
ਸਿੰਘ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਦੇ ਸੈਪਾਦਨ ਤਹਿਤ 
ਭਗਤ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਦਾ ਇੰਕ ਹੋਰ ਸੈਗੂਹਿ 
ਪ੍ਰਕਾਸ਼ਿਤ ਹੋਇਆ। ਜਿਸ ਵਿੱਚ 28 ਦਸਤਾਵੇਜ਼ ਭਗਤ ਸਿੰਘ ਦੇ 
ਨਾਂ ਨਾਲ ਅਤੇ ਪੂਰਕ ਦੇ ਰੂਪ ਵਿੱਚ ਬਾਕੀ ਸਾਥੀਆਂ ਦੇ ਕੁਝ 
ਦਸਤਾਵੇਜ਼ ਅਤੇ ਕੁਝ ਸਰਕਾਰੀ ਦਸਤਾਵੇਜ਼ (ਕੌਲ 10) ਸ਼ਾਮਿਲ 
ਸਨ। ਜਗਮੋਹਣ ਸਿੰਘ ਅਤੇ ਚਮਨ ਲਾਲ ਦੁਆਰਾ ਸੈਪਾਦਿਤ 
1986 ਵਿੱਚ ਛਪੇ ਦਸਤਾਵੇਜ ਸੰਗ੍ਰਹਿ ਵਿੱਚ ਕੁਲ 105 
ਦਸਤਾਵੇਜ ਸ਼ਾਮਿਲ ਸਨ, ਜਿਨਾਂ ਵਿੱਚ 72 ਭਗਤ ਸਿੰਘ ਦੇ 
ਅਤੇ ਬਾਕੀ 33 ਭਗਵਤੀਚਰਨ ਵੋਹਰਾ, ਸੁਖਦੇਵ, ਬਟੁਕੇਸ਼ਵਰ 
ਦੌਤ , ਮਹਾਂਵੀਰ ਸਿੰਘ ਆਦਿ ਸਾਥੀਆਂ ਦੇ ਲਿਖੇ ਹੋਏ ਹਨ । 'ਬੋਬ 
ਦਾ ਫਲਸਫਾ” ਲੇਖ ਦੀ ਰੂਪ ਰੇਖਾ ਭਗਤ ਸਿੰਘ ਨੇ ਜੇਲ੍ਹ 'ਚੋਂ ਲਿਖ 
ਕੇ ਬਾਹਰ ਭਿਜਵਾਈ ਸੀ ਜਿਸਨੂੰ ਛਾਪਣ ਤੋਂ ਪਹਿਲਾਂ ਅਤਿੰਮ 
ਰੂਪ ਭਗਵਤੀ ਚਰਨ ਵੋਹਰਾ ਨੇ ਦਿੱਤਾ। ਜ਼ਿਕਰ ਯੋਗ ਹੈ ਕਿ ਇਹ 
ਲੇਖ ਗਾਂਧੀ ਦੇ ਲੇਖ “ਕਲਟ ਆਫ਼ ਦੀ ਬੋਬ” ਦੇ ਉਤਰ ਵਿੱਚ 
ਲਿਖਿਆ ਗਿਆ ਸੀ। 

“ਭਗਤ ਸਿੰਘ ਅਤੇ ਸਾਥੀਆਂ ਦੇ ਦਸਤਾਵੇਜ਼” ਦੇ 
ਪ੍ਰਕਾਸ਼ਨ ਤੋਂ ਇਲਾਵਾ, ਭਗਤ ਸਿੰਘ ਦੀ ਦੁਰਲੌਂਭ ਜੇਲ੍ਹ ਡਾਇਰੀ 
ਦਾ ਪ੍ਰਕਾਸ਼ਨ ਪਿਛਲੀ ਸਦੀ ਦੇ ਅਤਿੰਮ ਦੋ ਦਹਾਕਿਆਂ ਦੇ ਦੌਰਾਨ 
ਇੰਕ ਅਹਿਮ ਘਟਨਾ ਸੀ। ਇਸ ਬਹੁਮੋਲੀ ਅਤੇ ਇਤਿਹਾਸ ਦੇ 
ਵਿਦਵਾਨਾਂ ਤੋਂ ਵੀ ਉਹਲੇ ਰਹੀ ਡਾਇਰੀ ਦਾ ਸਭ ਤੋਂ ਪਹਿਲਾਂ 
ਪ੍ਰਕਾਸ਼ਨ ਭੁਪਿੰਦਰ ਹੂਜਾ ਨੇ 1991 ਵਿੱਚ ਆਪਣੀ ਪੋਤ੍ਰਿਕਾ 
“ਇੰਡੀਅਨ ਬੌਕ ਕਰਾਨੀਕਲ” ਵਿੱਚ ਕਿਸ਼ਤਾਂ ਦੇ ਰੂਪ ਵਿੱਚ ਸ਼ੁਰੂ 
ਕੀਤਾ ਅਤੇ ਫਿਰ 1994 ਵਿੱਚ ਇਸਦੀ (ਅਗੇਜੀ ਵਿੱਚ) ਪੁਸਤਕ 
ਛਪੀ। ਫਿਰ ਅਪ੍ਰੈਲ 1999 ਵਿੱਚ ਇਸਦਾ ਹਿੰਦੀ ਅਨੁਵਾਦ 
(ਅਨੁਵਾਦਕ ਵਿਸ਼ਵਨਾਥ ਮਿਸ਼ਰਾ ਅਤੇ ਸੈਪਾਦਕ ਸੌਤਿਅਮ 
ਵਰਮਾ) ਨਵੀਂ ਭੂਮਿਕਾ ਅਤੇ ਪੁਸਤਕ ਸੈਬਧੀ ਨਵੇਂ ਖੋਜ ਤੌਥਾਂ 
ਸਹਿਤ ਲਿਖੇ ਗਏ ਦੋ ਲੇਖਾਂ (ਅਲੋਕ ਰੈਜਨ ਅਤੇ ਐਲ.ਵੀ. 
ਮਿਤੋਖਿਨ) ਦੇ ਨਾਲ ਅਤੇ ਨਵੇਂ ਪ੍ਰਸੈਗਾਂ ਸਹਿਤ, ਪਰਿਕਲਪਨਾ 
ਪ੍ਰਕਾਸ਼ਨ, ਲਖਨਊ ਤੋਂ (ਹੁਣ ਇਸ ਪੁਸਤਕ ਦਾ ਨਵਾਂ ਹਿੰਦੀ 
ਸੈਸਕਰਣ ਰਾਹੁਲ ਫਾਉਂਡੇਸ਼ਨ ਤੋਂ ਪ੍ਰਾਕਸ਼ਿਤ ਹੋਇਆ ਹੈ) ਪ੍ਰਕਾਸ਼ਤ 
ਹੋਇਆ। (ਪੰਜਾਬੀ ਵਿੱਚ ਇਸਨੂੰ ਤਰਕਭਾਰਤੀ ਪ੍ਰਕਾਸ਼ਨ 
ਬਰਨਾਲਾ ਵੋਲੋਂ ਛਾਪਿਆ ਗਿਆ ਹੈ) ਇਸ ਪੁਸਤਕ ਦੇ ਇਸ 
ਸੰਗ੍ਰਹਿ 'ਚ ਵੀ ਸ਼ਾਮਿਲ ਕਰ ਰਹੇ ਹਾਂ । ਅਲੋਕ ਰੈਜਨ ਦੇ ਲੇਖ ਤੋਂ 
ਪਾਠਕਾਂ ਨੂੰ ਭਗਤ ਸਿੰਘ ਦੀ ਜੇਲ ਡਾਇਰੀ ਦੇ ਪ੍ਰਕਾਸ਼ਿਤ ਹੋਣ 
ਦੀ ਪੂਰੀ ਕਹਾਣੀ ਦਾ ਪਤਾ ਲੌਗ ਜਾਵੇਗਾ । ਪਹਿਲੀ ਵਾਰ ਇਸ 
ਡਾਇਰੀ ਦੀ ਚਰਚਾ ਜੀ. ਦੇਵਲ ਨੇ 1968 ਵਿੱਚ “ਪੀਪਲਜ਼ 


ਲਲਕਾਰ __2> _ ਜੁਲਾਈ-ਸਿਤੌਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਪਾਥ” ਨਾਮਕ ਪੌਤ੍ਰਿਕਾ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੰਚ ਕੀਤੀ 
ਸੀ ਇਸਨੂੰ ਉਹਨਾਂ ਨੇ ਫਰੀਦਾਬਾਦ 'ਚ ਰਹਿ ਰਹੇ ਭਗਤ ਸਿੰਘ ਦੇ 
ਛੋਟੇ ਭਰਾ ਕੁਲਬੀਰ ਸਿੰਘ ਕੋਲ ਦੇਖਿਆ ਸੀ ਅਤੇ ਪੜ੍ਹ ਕੇ 
ਮਹੌਤਵਪੂਰਨ ਨੋਟਸ ਵੀ ਲਏ ਸਨ । ਦੁਬਾਰਾ 1977 ਵਿੱਚ ਰੂਸੀ 
ਵਿਦਵਾਨ ਐਲ.ਵੀ. ਮਿਤੋਖਿਨ ਭਾਰਤ ਆਏ ਅਤੇ ਕੁਲਬੀਰ 
ਸਿੰਘ ਕੋਲ ਪਈ ਜੇਲ੍ਹ ਡਾਇਰੀ ਬਾਰੇ ਇੰਕ ਲੇਖ ਲਿਖਿਆ ਜੋ 
ਉਨ੍ਹਾਂ ਦੀ ਕਿਤਾਬ 'ਲੈਨਿਨ ਐਂਡ ਇੰਡੀਆ” ਦਾ ਇੰਕ ਹਿੱਸਾ 
ਬਣਿਆ। ਜ਼ਰੂਰ ਹੀ ਔਠਵੇਂ ਦਹਾਕੇ ਦੇ ਐਤ ਵਿੱਚ ਕਿਤੇ ਜੇਲ 
ਨੋਟਬੁਕ ਦੀ ਇੰਕ ਫੋਟੋ ਕਾਪੀ ਕੁਲਬੀਰ ਸਿੰਘ ਦੇ ਪਰਿਵਾਰ ਨੇ 
ਦਿੱਲੀ ਦੀ ਨਹਿਰੂ ਮੈਮੋਰੀਅਲ ਮਿਊਜ਼ੀਅਮ ਲਾਇਬ੍ਰੇਰੀ ਨੂੰ 
ਪ੍ਰਕਾਸ਼ਨ ਨਾ ਕਰਨ ਦੀ ਸ਼ਰਤ ਨਾਲ ਦਿੱਤੀ । 1979 ਦੇ ਬਾਅਦ 
ਇਤਿਹਾਸ ਦੇ ਕਈ ਖੋਜੀਆਂ ਨੇ ਇਸਨੂੰ ਉਥੇ ਦੇਖਿਆ ਅਤੇ 
ਪੜ੍ਹਿਆ। 

1986 ਵਿੱਚ ਪ੍ਰਕਾਸ਼ਿਤ “ਭਗਤ ਸਿੰਘ ਤੇ ਉਸਦੇ 
ਸਾਥੀਆਂ ਦੇ ਦਸਤਾਵੇਜ਼” ਦੇ ਦੂਜੇ ਸੈਸਕਰਣ ਦੀ ਭੂਮਿਕਾ ਵਿੱਚ 
ਜਗਮੋਹਣ ਸਿਘ ਅਤੇ ਚਮਨ ਲਾਲ ਨੇ ਵੀ ਇਸਦਾ ਜ਼ਿਕਰ ਕੀਤਾ 
ਹੈ। ਇਸੇ ਜੇਲ੍ਹ ਨੋਟਬੁਕ ਦੀ ਇੰਕ ਫੋਟੋ ਕਾਪੀ ਡਾ. ਪ੍ਰਕਾਸ਼ 
ਚਤੁਰਵੇਦੀ ਮਾਸਕੋ ਅਭਿਲੇਖਾਗਾਰ ਤੋਂ ਨਕਲ ਕਰਵਾ ਕੇ ਲਿਆਏ 
ਸਨ। ਨੋਟਬੁਕ ਦੀ ਜਿਸ ਨਕਲ ਨੂੰ ਭੁਪਿੰਦਰ ਹੂਜਾ ਨੇ ਪਹਿਲੀ 
ਵਾਰ 1991 ਵਿੱਚ ਪ੍ਰਕਾਸ਼ਿਤ ਕੀਤਾ, ਉਹ ਗੁਰੂਕੁਲ ਕਾਂਗੜੀ ਦੇ 
ਤੌਤਕਾਲੀਨ ਕੁਲਪਤੀ ਜੀ. ਬੀ. ਕੁਮਾਰ ਹੂਜਾ ਨੂੰ 1981 ਵਿੱਚ 
ਸੈਸਥਾ ਦੇ ਮੁਖੀ ਸਵਾਮੀ ਸ਼ਕਤੀਵੇਸ਼ ਤੋਂ ਪ੍ਰਾਪਤ ਹੋਈ ਸੀ ਇਸ 
ਨਾਲ ਪੂਰੀ ਤਰਾਂ ਮੇਲ ਖਾਂਦੀਆਂ ਹਨ, ਜਿਨਾਂ ਤੋਂ ਇਸਦੀ 
ਪ੍ਰਮਾਣਿਕਤਾ ਸਿੰਧ ਹੁੰਦੀ ਹੈ। “ਪਰਿਕਲਪਨਾ ਪ੍ਰਕਾਸ਼ਨ” ਤੋਂ 
ਪ੍ਰਕਾਸ਼ਿਤ ਭਗਤ ਸਿੰਘ ਦੀ ਜੇਲ੍ਹ ਨੋਟਬੁਕ ਦੇ ਹਿੰਦੀ ਅਨੁਵਾਦ 
ਦਾ ਪਹਿਲਾ ਸੈਸਕਰਣ ਹੁਣ ਤੌਕ ਛੇ ਵਾਰ ਦੁਬਾਰਾ ਛਪ ਚੌਕਾ ਹੈ, 
ਅਤੇ ਘੋਟੋ-ਘੋਟੋ ਅਨੁਮਾਨ ਲਗਾਈਏ ਤਾਂ ਵੀ ਇਹ ਕਿਹਾ ਜਾ 
ਸਕਦਾ ਹੈ ਕਿ ਪੰਜਾਹ ਹਜ਼ਾਰ ਤੋਂ ਵੇਧ ਪਾਠਕਾਂ ਤੌਕ ਇਹ ਪੁਸਤਕ 
ਪਹੁੰਚ ਚੁੱਕੀ ਹੈ। 

ਇਸ ਮਹੌਤਵਪੂਰਨ ਦਸਤਾਵੇਜ਼ ਤੋਂ ਇਲਾਵਾ ਪਿਛਲੀ 
ਸਦੀ ਦੇ ਅਖੀਰਲੇ ਦਹਾਕੇ ਵਿੱਚ ਭਗਤ ਸਿੰਘ ਤੇ ਉਹਨਾਂ ਦੇ 
ਸਾਥੀਆਂ 'ਤੇ ਕਾਫ਼ੀ ਕੁੱਝ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਹੈਸਰਾਜ 
ਰਹਿਬਰ ਅਤੇ ਵਿਸ਼ਨੂੰ ਪ੍ਰਭਾਕਰ ਦੁਆਰਾ ਲਿਖੀਆਂ ਦੋ ਜੀਵਨੀਆਂ 
ਵੀ ਸ਼ਾਮਿਲ ਹਨ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ 
ਪਰਚਿਆਂ ਦੇ ਕੁਝ ਔਸ਼ਾਂ ਦਾ ਸੈਗੂਹਿ 1998 'ਚ ਪਰਿਕਲਪਨਾ 
ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਹੋਇਆ, ਜਿਸਦੇ ਹੁਣ ਤੌਕ ਪੰਜ 
ਸੈਸਕਰਣ ਆ ਚੌਕੇ ਹਨ। ਅਜਿਹੇ ਪ੍ਰਕਾਸ਼ਨਾਂ ਦਾ ਸਿਲਸਿਲਾ 
ਨਵੀਂ ਸਦੀ ਵਿੰਚ ਵੀ ਜਾਰੀ ਹੈ। ਪਿਛੇ ਜਿਹੇ ਹੀ ਅਜਿਹੀਆਂ ਦੋ 
ਮਹੌਤਵਪੂਰਨ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਪਹਿਲੀ 
ਕੁਲਦੀਪ ਨਈਅਰ ਦੀ ਪੁਸਤਕ 9/977707 2767 ਹ£ 


2 9%% ' 2੧972777272 7 %£ ਨ7/0176% ਅਤੇ ਦੂਜੀ 
ਏ. ਜੀ. ਨੂਰਾਨੀ ਦੀ ਪੁਸਤਕ 762 9797/ 77 2%687010 
5 996 | ਸੈਦਰਭ-ਸਰੋਤਾਂ ਅਤੇ ਵਿਆਖਿਆ ਪੌਖੋਂ ਕੁਲਦੀਪ 
ਨਈਅਰ ਦੀ ਪੁਸਤਕ ਵਿੱਚ ਤਾਂ ਕੋਈ ਨਵੀਂ ਗੌਲ ਨਹੀਂ ਹੈ, ਪਰ 
ਸਰਕਾਰੀ ਦਸਤਾਵੇਜਾਂ ਦੀ ਵਿਸਥਾਰ ਨਾਲ ਗਹਿਰੀ ਖੋਜਬੀਨ ਏ. 
ਜੀ. ਨੂਰਾਨੀ ਦੀ ਪੁਸਤਕ 'ਚੋਂ ਸਾਫ਼ ਝਲਕਦੀ ਹੈ । ਨਾਲੇ ਆਪਣੇ 
ਵਿਸ਼ੇ ਦੀ ਸਪੋਸ਼ਟਤਾ ਦੇ ਕਾਰਣ ਵੀ ਇਹ ਪੁਸਤਕ ਵਿਸ਼ੇਸ਼ ਰੂਪ 
ਵਿਚ ਮਹੌਤਵਪੂਰਨ ਹੈ। 

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ 
ਰਾਜਨੀਤਿਕ ਸਰਗਰਮੀਆਂ ਤੋਂ ਇਲਾਵਾ ਉਨ੍ਹਾਂ ਦੇ ਵਿਚਾਰਕ 
ਪੋਖ ਬਾਰੇ ਪਿਛਲੇ ਪੌਚੀ ਸਾਲਾਂ ਦੌਰਾਨ ਇੰਨਾ ਕੁਝ ਪ੍ਰਕਾਸ਼ਿਤ ਹੋਣ 
ਦੇ ਬਾਵਜੂਦ , ਹੁਣ ਵੀ ਭਗਤ ਸਿੰਘ 'ਤੇ ਸਾਡਾ ਇਨਾ ਜ਼ੋਰ ਕਿਉਂ ? 
-ਇਤਿਹਾਸ ਦੇ ਉਨ੍ਹਾਂ ਮਨੇ-ਪ੍ਰਮਨੇ ਵਿਦਵਾਨ ਸ਼੍ਰੀਮਾਨ ਦੇ ਸਵਾਲ 
`ਤੇ ਅਸੀਂ ਵਾਪਸ ਆਉਂਦੇ ਹਾਂ, ਜਿੱਥੋਂ ਅਸੀਂ ਆਪਣੀ ਗਲ ਸ਼ੁਰੂ 
ਕੀਤੀ ਸੀ। ਸਾਡੀ ਇਹ ਸਪੋਸ਼ਟ ਤੇ ਪੌਕੀ ਸੋਚ ਹੈ ਕਿ ਹਿੰਦੀ, 
ਔਗਜ਼ੀ, ਪੰਜਾਬੀ ਤੇ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਿਲਾਕੇ, 
ਸਾਰੀਆਂ ਪੁਸਤਕਾਂ ਅਤੇ ਲੇਖਾਂ ਦੇ ਬਾਵਜੂਦ, ਹਾਲੇ ਭਾਰਤ ਦੇ 
ਸਾਰੇ ਪੜ੍ਹੇ-ਲਿਖੇ ਨਾਗਰਿਕਾਂ ਵਿੱਚੋਂ ਕੁਝ ਲੋਖ ਵੀ ਅਜਿਹੇ ਲੋਕ 
ਸ਼ਾਇਦ ਮੁਸ਼ਕਿਲ ਨਾਲ ਹੀ ਮਿਲਣਗੇ, ਜੋ ਫਾਂਸੀ ਦੇ ਤਖ਼ਤੇ 'ਤੇ 
ਖੁਸ਼ੀ-ਖੁਸ਼ੀ ਚੜ੍ਹਨ ਵਾਲੇ ਬਹਾਦਰ ਨੌਜਵਾਨ ਇਨਕਲਾਬੀ ਦੀ 
ਦਿੱਖ ਤੋਂ ਅਲੌਂਗ, ਉਸ ਪ੍ਰਤਿਭਾਸ਼ਾਲੀ ਨੌਜਵਾਨ ਦੀ ਯੋਂਗ- 
ਬਦਲਾਊ ਮਹਾਨ ਸੋਚ ਤੋਂ ਜਾਣੂ ਹੋਣ।ਸਾਡੇ ਦੇਸ਼ ਵਿੱਚ ਇਤਿਹਾਸ 
ਦੇ ਖੋਜ-ਗ੍ੰਥ ਅਤੇ ਖੋਜ ਪਤਰ ਵਿਸ਼ਵਵਿਦਿਆਲਿਆਂ ਦੇ ਖੋਜ 
ਵਿਦਵਾਨਾਂ ਦੇ ਅਧਿਐਨ ਲਈ ਹੁੰਦੇ ਹਨ, ਜਿਨ੍ਹਾਂ ਦਾ ਕੋਈ 
ਸਮਾਜਿਕ ਸਰੋਕਾਰ ਨਹੀਂ ਹੁੰਦਾ ਅਤੇ ਜੋ ਕੇਵਲ ਆਪਣੇ ਕੈਰੀਅਰ 
ਅਤੇ ਮਾਣ-ਸਨਮਾਨ ਨੂੰ ਹੀ ਸਮਰਪਿਤ ਹੁੰਦੇ ਹਨ। ਅਜਿਹੇ 
ਵਿਸ਼ਿਆਂ 'ਤੇ ਆਮ ਪਾਠਕਾਂ ਲਈ ਲਿਖੀਆਂ ਗਈਆਂ ਕਿਤਾਬਾਂ, 
ਜੀਵਨੀਆਂ, ਯਾਦ-ਪੋਤਰਾਂ ਅਤੇ ਲੇਖਾਂ ਦੀ ਪਹੁੰਚ ਵੀ ਅਸਲ 
ਵਿੱਚ ਬਹੁਤ ਹੀ ਸੀਮਿਤ ਲੋਕਾਂ ਤੌਕ ਹੁੰਦੀ ਹੈ। ਇਸਦੇ ਕਈ ਕਾਰਨ 
ਹਨ ।ਜ਼ਿਆਦਾਤਰ ਪ੍ਰਕਾਸ਼ਕਾਂ ਦਾ ਇੰਕੋ-ਇੰਕ ਜਾਂ ਪ੍ਰਮੁਖ ਉਦੇਸ਼ 
ਲਾਇਬ੍ਰੇਰੀਆਂ ਭਰਕੇ ਪੈਸਾ ਕਮਾਉਣਾ ਹੁੰਦਾ ਹੈ। ਨਾ ਤਾਂ ਉਨ੍ਹਾਂ ਦੇ 
ਪ੍ਰਕਾਸ਼ਨਾਂ ਦੀ ਕੀਮਤ ਪਾਠਕਾਂ ਦੀ ਜੇਬ ਦੇ ਅਨੁਕੂਲ ਹੁੰਦੀ ਹੈ 
ਅਤੇ ਨਾ ਹੀ ਉਨ੍ਹਾਂ ਕੋਲ ਆਮ ਜਨਤਾ ਤੌਕ ਇਹ ਸਮੌਗਰੀ 
ਪਹੁੰਚਾਉਣ ਦਾ ਕੋਈ ਮਜ਼ਬੂਤ ਨੈਟਵਰਕ ਹੁੰਦਾ ਹੈ। ਪੂੰਜੀਵਾਦੀ 
ਪ੍ਰਕਾਸ਼ਕਾਂ ਤੋਂ ਇਲਾਵਾ ਪੂੰਜੀਵਾਦੀ ਪੰਤਰਾਂ-ਪੋਤ੍ਰਿਕਾਵਾਂ ਦੀ ਵੀ 
ਔਜ ਜੋ ਰੂਪ-ਰੇਖਾ ਹੈ, ਉਸਨੂੰ ਦੇਖਦੇ ਹੋਏ ਇਹ ਸੈਭਵ ਨਹੀਂ ਕਿ 
ਉਨ੍ਹਾਂ ਰਾਹੀਂ ਭਗਤ ਸਿੰਘ ਦੇ ਵਿਚਾਰਾਂ ਦਾ ਅਸਲੀ ਰੂਪ ਆਮ 
ਲੋਕਾਂ ਤੌਕ ਪਹੁੰਚ ਸਕੇ । ਸੋਚ ਤਾਂ ਇਹ ਹੈ ਕਿ ਪੂੰਜੀ-ਕੇਂਦਰਿਤ 
ਪ੍ਰਕਾਸ਼ਨ-ਤੇਤਰ ਜਾਂ ਵਿਅਕਤੀਗਤ ਸਾਧਨਾਂ ਦੁਆਰਾ ਇਹ ਸੈਭਵ 
ਹੀ ਨਹੀਂ ਹੈ। ਇਨਕਲਾਬੀ ਵਿਚਾਰਾਂ ਦੀ ਇਤਿਹਾਸਿਕ ਵਿਰਾਸਤ 
ਅਤੇ ਨਵੇਂ-ਨਵੇਂ ਆਯਾਮਾਂ ਨੂੰ ਵਿਸ਼ਾਲ ਲੋਕਾਈ ਦੇ ਵੱਖ-ਵੱਖ 


ਲਲਕਾਰ _ਨ__ ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧150016001ਗ1.60।। 


ਹਿੱਸਿਆਂ ਤੌਕ ਵੇਖ-ਵੱਖ ਰੂਪਾਂ ਵਿਚ ਪਹੁੰਚਾਉਣ ਦਾ ਕੌਮ ਬਦਲਵੇਂ 
ਲੋਕ-ਮੀਡੀਆ ਰਾਹੀਂ, ਇਕ ਅਜਿਹੇ ਇਨਕਲਾਬੀ ਪ੍ਰਕਾਸ਼ਨ- 
ਤੋਤਰ ਦੁਆਰਾ ਹੀ ਸੈਭਵ ਹੈ ਜੋ ਲਾਭ-ਲਾਲਚ ਦੇ ਉਦੇਸ਼ ਜਾਂ 
ਪੂੰਜੀ ਅਤੇ ਸੌਤਾ ਦੀ ਸੇਵਾ ਨਾਲ ਨਹੀਂ, ਸਗੋਂ ਇਨਕਲਾਬੀ 
ਤਬਦੀਲੀ ਦੇ ਉਦੇਸ਼ ਤੋਂ ਨਿਰਦੇਸ਼ਿਤ ਅਤੇ ਲੋਕ ਹਿੱਤਾਂ ਨਾਲ 
ਸੈਚਾਲਿਤ ਹੋਵੇ , ਜਿਸਦੇ ਪਿਛੇ ਲੋਕਾਂ ਦੀ ਇਨਕਲਾਬੀ ਸ਼ਕਤੀ 
ਅਤੇ ਸਮਰਥਨ ਦਾ ਅਧਾਰ ਹੋਵੇ। ਕੌਮੀ ਲਹਿਰ ਦੇ ਸਮੇਂ ਦੀ 
ਪੋਤਰਕਾਰਿਤਾ ਅਤੇ ਪ੍ਰਕਾਸ਼ਨ ਦੇ ਇਤਿਹਾਸ ਦਾ ਜੇ ਅਧਿਐਨ 
ਕਰੀਏ ਤਾਂ ਇਹ ਗੌਲ ਸਪੋਸ਼ਟ ਹੋ ਜਾਂਦੀ ਹੈ। ਆਪਣੇ ਤਜਰਬੇ ਦੀ 
ਨਿਮਰਤਾਪੂਰਵਕ ਚਰਚਾ ਕਰਦੇ ਹੋਏ ਅਸੀਂ ਕਹਿਣਾ ਚਾਹਾਂਗੇ ਕਿ 
ਭਗਤ ਸਿੰਘ, ਰਾਹੁਲ ਸਾਂਕਰਤਾਯਨ , ਗਣੇਸ਼ ਸਕਰ ਵਿਦਿਆਰਥੀ 
ਆਦਿ ਤੋਂ ਲੈ ਕੇ ਇਨਕਲਾਬੀ ਸਾਹਿਤ ਦੀ ਵਿਸ਼ਵ ਵਿਰਾਸਤ 
ਤੌਕ ਦਾ ਪ੍ਰਾਕਸ਼ਨ ਕਈ ਸਰਮਾਏਦਾਰ ਪ੍ਰਕਾਸ਼ਕਾਂ ਨੇ ਕੀਤਾ, ਪਰ 
ਲੋਕਾਂ ਤੋਂ ਇਕੋਠੇ ਕੀਤੇ ਵਸੀਲਿਆਂ, ਕਾਰਕੁਨ-ਅਧਾਰਿਤ ਪ੍ਰਕਾਸ਼ਨ 
ਅਤੇ ਵੰਡ-ਤੌਤਰ ਅਤੇ ਸਮਾਜਿਕ-ਸੋਭਿਆਚਾਰਕ-ਰਾਜਨੀਤਿਕ 
ਕੰਮਾਂ ਦੇ ਸਮਰਥਨ-ਅਧਾਰ ਦੇ ਅਧਾਰ 'ਤੇ ਹੀ ਪੁਸਤਕਾਂ- 
ਕਿਤਾਬਚਿਆਂ, ਪੌਤ੍ਰਿਕਾਵਾਂ-ਪਰਚਿਆਂ ਆਦਿ ਦੇ ਰੂਪ ਵਿੱਚ, 
ਰਾਹੁਲ ਫਾਉਂਡੇਸ਼ਨ-ਪਰਿਕਲਪਨਾ-ਜਨਚੇਤਨਾ ਦੇ ਸਾਂਝੇ ਯਤਨਾਂ 
ਨੇ ਪਿਛਲੇ ਦਸ ਸਾਲਾਂ ਦੌਰਾਨ ਅਬਾਦੀ ਦੇ ਜਿੰਨੇ ਵੱਡੇ ਹਿੱਸੇ ਤੌਕ 
ਇਨਕਲਾਬੀ ਸਾਹਿਤ ਦੀ ਪਹੁੰਚ ਨੂੰ ਸੈਭਵ ਬਣਾਇਆ ਹੈ, ਉਹ 
ਕਿਸੇ ਸਰਮਾਏਦਾਰ ਪ੍ਰਕਾਸ਼ਕ ਜਾਂ ਮੁਠੀ ਭਰ ਅਤਿ-ਉਤਸਾਹੀ 
ਵਿਦਵਾਨਾਂ ਦੇ ਕਿਸੇ ਸਾਂਝੇ ਯਤਨ ਨਾਲ ਵੀ ਨਾ ਤਾਂ ਸੈਭਵ ਹੈ 
ਅਤੇ ਨਾ ਹੀ ਹੋ ਸਕਦਾ ਹੈ ਅਤੇ ਇਹ ਸਥਿਤੀ ਉਦੋਂ ਹੈ ਜਦਕਿ 
ਇਹ ਕਿਸੇ ਲਹਿਰ ਉਭਾਰ ਦਾ ਸਮਾਂ ਨਹੀਂ ਹੈ। ਲੋਕਾਂ ਸੈਘਰਸ਼ਾਂ 
ਦੀਆਂ ਲਹਿਰਾਂ `ਤੇ ਸਵਾਰ ਹੋ ਕੇ ਤਾਂ ਇਹ ਧਾਰਾ ਹੋਰ ਤੇਜੀ ਨਾਲ 
ਅੱਗੇ ਵਧਦੀ ਹੈ, ਪਰ ਖੜੋਤ ਦੇ ਸਮੇਂ ਵਿੱਚ, ਇਕਦਮ ਪ੍ਰਤੀਕੂਲ 
ਹਾਲਤਾਂ ਵਿੱਚ, ਅਜਿਹੇ ਵਿਚਾਰਕ-ਸੋਭਿਆਚਾਰਕ ਸਾਧਨਾਂ ਦੀ 
ਜ਼ਰੂਰਤ ਇੰਕ ਮਹੌਤਵਪੂਰਨ ਤਿਆਰੀ ਦੇ ਰੂਪ ਵਿੱਚ ਹੁੰਦੀ ਹੈ। 
ਇਸੇ ਸੋਚ ਨਾਲ ਆਪਣੇ ਦੇਸ਼ ਅਤੇ ਪੂਰੀ ਦੁਨੀਆ ਦੇ ਇਨਕਲਾਬੀ 
ਸਾਹਿਤ ਦੀ ਇਤਿਹਾਸਿਕ ਵਿਰਾਸਤ ਨੂੰ ਪੇਸ਼ ਕਰਨ ਦੀ ਲੜੀ 
ਵਿੱਚ ਹੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਮਹੌਤਵਪੂਰਨ 
ਅਗਾਂਹ ਵਧੂ ਨੌਜਵਾਨਾਂ ਤੌਕ ਪਹੁੰਚਾਇਆ ਹੈ ਅਤੇ ਇਸੇ ਸੋਚ 
ਨਾਲ ਹੁਣ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਹੁਣ ਤੌਕ 
ਉਪਲਬਧ ਸਾਰੇ ਦਸਤਾਵੇਜਾਂ ਨੂੰ ਪਹਿਲੀ ਵਾਰ ਇਕੋ ਸੰਗ੍ਰਹਿ ਰੂਪ 
ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ। 

ਇਹ ਸੰਤੋਸ਼ ਇੰਕ ਸ਼ੁਤਰਮੁਰਗੀ ਹਰਕਤ ਹੋਵੇਗੀ ਕਿ 
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਚਿੰਤਨ ਅਤੇ ਉਸਦੇ 
ਇਸ ਦੇਸ਼ ਦੇ ਲੋਕ ਜਾਣੂ ਹੋ ਚੁੱਕੇ ਹਨ। ਹੁਣ ਵੀ ਉਚ ਸਿਖਿਆ 
ਪ੍ਰਾਪਤ ਲੋਕਾਂ, ਵਿਦਵਾਨਾਂ ਅਤੇ ਸਾਹਿਤਕਾਰਾਂ ਅਤੇ ਇਤਿਹਾਸ 
ਦੇ ਨੌਜਵਾਨ ਵਿਦਿਆਰਥੀਆਂ ਵਿੱਚ ਕਿੰਨੇ ਅਜਿਹੇ ਮਿਲਣਗੇ ਜੋ 


ਇਹ ਜਾਣਦੇ ਹਨ ਕਿ ਆਪਣੇ ਜੀਵਨ ਦੇ ਆਖਰੀ ਵਰ੍ਹਿਆਂ, 
ਵਿਸ਼ੇਸ਼ ਕਰਕੇ ਜੇਲ੍ਹ ਜੀਵਨ ਦੌਰਾਨ ਕੀਤੇ ਗਏ ਅਧਿਐਨ ਦੇ 
ਅਗੇ ਵੱਧਕੇ ਇੰਕ ਪੂਰਨ ਮਾਰਕਸਵਾਦੀ ਬਣ ਚੁੱਕੇ ਸਨ ? ਕਿਨੇ 
ਅਜਿਹੇ ਲੋਕ ਹਨ ਜੋ ਇਹ ਜਾਣਦੇ ਹਨ ਕਿ ਜੇਲ੍ਹ ਤੋਂ ਲਿਖੇ ਗਏ 
ਆਪਣੇ ਆਖਰੀ ਦਸਤਾਵੇਜਾਂ ਵਿੱਚ ਭਗਤ ਸਿਘ ਨੇ ਇਨਕਲਾਬ 
ਲਈ ਪੇਸ਼ੇਵਰ ਇਨਕਲਾਬੀਆਂ 'ਤੇ ਅਧਾਰਿਤ ਇਕ ਕਮਿਊਨਿਸਟ 
ਪਾਰਟੀ ਅਤੇ ਉਸਦੀ ਅਗਵਾਈ ਹੇਠਲੀ ਲੋਕ ਸੈਨਾ ਅਤੇ 
ਮਜ਼ਦੂਰਾਂ-ਕਿਸਾਨਾਂ ਦੀਆਂ ਜਨਤਕ ਜਥੇਬਦੀਆਂ ਬਣਾਉਣ ਦੀ 
ਗੌਲ ਲਿਖੀ ਸੀ, ਕਾਂਗਰਸੀ ਲੀਡਰਾਂ ਦੇ ਬੁਰਜੂਆ ਚਰਿਤੌਰ ਦਾ 
ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਸੀ ਅਤੇ ਕਾਂਗਰਸ ਦੀ 
ਅਗਵਾਈ ਵਿੱਚ ਅਜ਼ਾਦੀ ਮਿਲਣ ਦੀ ਸਥਿਤੀ ਵਿੱਚ ਪੈਦਾ ਹੋਣ 
ਵਾਲੀਆਂ ਹਾਲਤਾਂ, ਦੀ ਪ੍ਰਤਿਭਾਸ਼ਾਲੀ ਭਵਿਖਬਾਣੀ ਕੀਤੀ ਸੀ ? 
ਬਹੁਤ ਘੋਟ ਲੋਕ ਜਾਣਦੇ ਹਨ ਕਿ ਭਗਤ ਸਿਘ ਆਪਣੀ ਵਿਚਾਰ 
ਯਾਤਰਾ ਦੇ ਆਖਰੀ ਪੜਾਅ ਤੌਕ ਇੰਕ ਕੌਂਟੜ ਨਾਸਤਕ ਅਤੇ 
ਪੂਰਨ ਦਵੈਦਾਤਮਕ ਭੌਤਿਕਵਾਦੀ ਬਣ ਚੁਕੇ ਸਨ । ਬਹੁਤ ਘੋਟ 
ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਜੇਲ੍ਹ ਵਿਚ ਮਾਰਕਸ, ਏਂਗਲਜ਼ 
ਜਾਰਜ ਬਰਨਾਰਡ ਸ਼ਾਹ, ਗੋਰਕੀ, ਅਪਟਨ ਸਿੰਕਲੇਅਰ ਤੇ ਜੈਕ 
ਲੰਡਨ ਆਦਿ ਦੀਆਂ ਰਚਨਾਵਾਂ ਤੇ ਨਾਲ ਹੀ ਫਰਾਂਸਿਸੀ 
ਇਨਕਲਾਬ ਤੋਂ ਲੈ ਕੇ ਰੂਸੀ ਇਨਕਲਾਬ ਤੌਕ ਦੇ ਇਤਿਹਾਸ ਦਾ 
ਵਿਸਥਾਰ ਪੂਰਵਕ ਅਧਿਐਨ ਕੀਤਾ ਸੀ। ਇਸ ਅਧਿਐਨ ਸਦਕਾ 
ਬਣੀ ਇਤਿਹਾਸ-ਦ੍ਰਿਸ਼ਟੀ ਦੇ ਸਹਾਰੇ ਭਾਰਤ ਦੀ ਕੌਮੀ ਲਹਿਰ 
ਬਾਰੇ ਮਹੌਤਵਪੂਰਨ ਸਿੰਟੇ ਕੌਂਢੇ ਸਨ । ਹਾਲੇ ਵੀ ਬਹੁਤ ਘੋਟ ਲੋਕ 
ਇਹ ਜਾਣਦੇ ਹਨ ਕਿ ਭਗਤ ਸਿੰਘ ਦਾ ਉਦੇਸ਼ ਸਾਮਰਾਜਵਾਦ 
ਅਤੇ ਜਗੀਰਦਾਰੀ ਤੋਂ ਹੀ ਮੁਕਤੀ ਪ੍ਰਾਪਤ ਕਰਨਾ ਹੀ ਨਹੀਂ ਸੀ। 
ਕੌਮੀ ਜਮਹੂਰੀਅਤ ਦੇ ਸੈਘਰਸ਼ ਨੂੰ ਉਹ ਸਮਾਜਵਾਦੀ ਇਨਕਲਾਬ 
ਦੀ ਦਿਸ਼ਾ ਵਿਚ ਸਫ਼ਰ ਦਾ ਇੰਕ ਪੜਾਅ ਮੈਨਦੇ ਸਨ ਅਤੇ ਆਪਣੇ 
ਚਿੰਤਨ ਦੇ ਆਖਰੀ ਦੌਰ ਵਿੱਚ ਕੌਮੀ ਜਮਹੂਰੀਅਤ ਦੇ ਸੈਘਰਸ਼ 
ਵਿੱਚ ਵੀ ਉਹ ਮਜ਼ਦੂਰਾਂ ਕਿਸਾਨਾਂ ਦੀ ਲਾਮਬੈਦੀ ਅਤੇ ਮਜ਼ਦੂਰ 
ਜਮਾਤ ਦੀ ਵਿਚਾਰਧਾਰਕ-ਰਾਜਨੀਤਿਕ ਹੈਜਮਨੀ ਨੂੰ ਸੋਭ ਤੋਂ 
ਵੱਧ ਮਹੋਤਵ ਦੇਣ ਲੌਗੇ ਸਨ ।ਕੀ ਇਹ ਬੇਹਦ ਜ਼ਰੂਰੀ ਨਹੀਂ ਹੈ ਕਿ 
ਇਨ੍ਹਾਂ ਸਚਾਈਆਂ ਤੋਂ ਇਸ ਦੇਸ਼ ਦੇ ਲੋਕਾਂ ਨੂੰ, ਵਿਸ਼ੇਸ਼ ਤੌਰ 'ਤੇ 
ਉਨ੍ਹਾਂ ਕਰੋੜਾਂ ਜਾਗਰੂਕ, ਵਿਦਰੋਹੀ, ਅਤੇ ਸੈਭਾਵਨਾ ਭਰਪੂਰ 
ਨੌਜਵਾਨਾਂ ਨੂੰ ਜਾਣ ਕਰਵਾਇਆ ਜਾਵੇ, ਜਿਨ੍ਹਾਂ ਦੇ ਮੋਢਿਆਂ `ਤੇ 
ਭਵਿੱਖ ਨਿਰਮਾਣ ਦੀ ਔਖੀ ਇਤਿਹਾਸਕ ਜ਼ਿੰਮੇਵਾਰੀ ਹੈ ? ਜੇਕਰ 
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਕ ਪਖ ਤੋਂ ਪੜ੍ਹੇ- 
ਲਿਖੇ ਲੋਕਾਂ ਦੀ ਬਹੁਗਿਣਤੀ ਵੀ ਜਾਣੂ ਹੁੰਦੀ ਤਾਂ ਇਹ ਕਦੀ ਵੀ 
ਸੈਭਵ ਨਹੀਂ ਸੀ ਹੋਣਾ ਕਿ ਭਾਜਪਾ ਅਤੇ ਆਰ.ਐਸੋ ਐਸੋ. ਦੇ 
ਧਾਰਮਿਕ ਕੌਂਟੜਪੰਥੀ ਫਾਸਿਸਟ ਵੀ ਉਨ੍ਹਾਂ ਨੂੰ ਆਪਣੇ ਨਾਇਕ ਦੇ 
ਰੂਪ ਵਿੱਚ ਪੇਸ਼ ਕਰਨ ਦੀ ਘਿਨਾਉਣੀ ਹਰਕਤ ਕਰਦੇ ! 
ਜਨਤਾ ਦੇ ਇਤਿਹਾਸ ਦੀ ਇਸ ਗੌਰਵਸ਼ਾਲੀ ਵਿਰਾਸਤ 


ਲਲਕਾਰ 7 _ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31101੧੧15006001ਗ1.60।। 


ਨੂੰ ਜਨ-ਜਨ ਤੌਕ ਪਹੁੰਚਾਉਣ ਦਾ ਕੰਮ ਲੋਕ-ਮੁਕਤੀਸੈਘਰਸ਼ ਦੇ 
ਵਿਚਾਰਕ-ਸੋਭਿਆਚਾਰਕ ਮੋਰਚੇ 'ਤੇ ਡਟੇ ਯੋਧੇ ਹੀ ਕਰ ਸਕਦੇ 
ਹਨ । ਸਰਕਾਰੀ ਇਤਿਹਾਸਕਾਰਾਂ ਅਤੇ ਅਕਾਦਮਿਕ ਅਦਾਰਿਆਂ 
ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ । ਇਸ ਸਾਲ (2006 - 
ਅਨੁ.) ਭਗਤ ਸਿਘ, ਸੁਖਦੇਵ , ਰਾਜਗੁਰੂ ਅਤੇ ਚੇਦਰ ਸ਼ੇਖਰ ਅਜ਼ਾਦ 
ਦੀ ਸ਼ਹਾਦਤ ਦੇ ਪਚੌਤਰ ਸਾਲ ਪੂਰੇ ਹੋ ਰਹੇ ਹਨ । 2007-08 
ਭਗਤ ਸਿੰਘ ਦਾ ਜਨਮ-ਸ਼ਤਾਬਦੀ ਵਰ੍ਹਾ ਹੋਵੇਗਾ। ਇਨ੍ਹਾਂ ਤਿਨ 
ਸਾਲਾਂ ਦੌਰਾਨ ਦੇਸ਼ ਦੀਆਂ ਕੁਝ ਨੌਜਵਾਨ ਵਿਦਿਆਰਥੀ 
ਜਥੇਬੈਦੀਆਂ, ਬੋਧੀਜੀਵੀਆਂ ਅਤੇ ਸਭਿਆਚਾਰਕ ਕਾਮਿਆਂ ਨੇ 
ਦੇਸ਼-ਭਰ ਵਿੱਚ “ਇਨਕਲਾਬੀ ਸੈਕਲਪ ਯਾਤਰਾ?” ਕੌਂਢਕੇ ਭਗਤ 
ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ਅਤੇ ਉਨ੍ਹਾਂ ਦੀ 
ਪ੍ਰਸੰਗਿਕਤਾ ਤੋਂ ਦੇਸ਼ ਦੇ ਜਨ-ਜਨ ਨੂੰ ਜਾਣੂ ਕਰਾਉਣ ਦਾ, ਭਗਤ 
ਸਿੰਘ ਦੇ ਲੋਕ ਮੁਕਤੀ ਦੇ ਸੈਕਲਪ ਨੂੰ ਸਕਾਰ ਕਰਨ ਦਾ ਅਤੇ 
ਉਨ੍ਹਾਂ ਦੀ ਯਾਦ ਤੋਂ ਪ੍ਰੇਰਣਾ ਤੇ ਵਿਚਾਰਾਂ ਤੋਂ ਦਿਸ਼ਾ ਲੈ ਕੇ 
ਸਮਾਜਵਾਦੀ ਇਨਕਲਾਬ ਦਾ ਸੈਦੇਸ਼ ਪੂਰੇ ਦੇਸ਼ 'ਚ ਫੈਲਾਉਣ ਦਾ 
ਸੈਕਲਪ ਲਿਆ ਹੈ। 

ਹੁਣ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਭਗਤ 
ਆ ਚੁੱਕੀਆਂ ਹਨ। ਘਰ ਤੋਂ ਭੌਜਕੇ ਕਾਨਪੁਰ ਆਉਣ ਅਤੇ 
ਪੋਤਰਕਾਰ ਦੇ ਰੂਪ ਵਿੱਚ “ਪ੍ਰਤਾਪ” ਵਿਚ ਕੌਮ ਕਰਨ ਸਮੇਂ ਤੋਂ ਲੈ ਕੇ 
ਜੇਲ੍ਹ ਜਾਣ ਦੇ ਸਮੇਂ ਤੌਕ ਪ੍ਰਤਾਪ” (ਕਾਨਪੁਰ), 'ਮਹਾਂਰਥੀ” ਦਿੱਲੀ, 
“ਚਾਂਦ (ਇਲਾਹਾਬਾਦ), “ਅਰਜੁਨ” ਦਿੱਲੀ ਅਤੇ ਮਤਵਾਲਾ ਆਦਿ 
ਨਾਲ ਲਿਖਿਆ ਕਰਦੇ ਸੀ। “ਕਿਰਤੀ” ਵਿੱਚ ਉਹ “ਵਿਦਰੋਹੀ? 
ਉਪਨਾਮ ਨਾਲ ਲਿਖਿਆ ਕਰਦੇ ਸੀ ਅਤ ਕਈ ਸੈਪਾਦਕੀ ਲੇਖ 
ਵੀ ਉਨ੍ਹਾਂ ਨੇ ਹੀ ਲਿਖੇ ਸਨ। ਉਰਦੂ ਵਿੱਚ ਵੀ ਉਹ ਚੰਗਾ ਲਿਖ 
ਲੈਂਦੇ ਸਨ । ਇਸ ਵਿੱਚੋਂ ਜੋ ਕੁਝ ਵੀ ਹੁਣ ਤੌਕ ਲੋਭਿਆ ਜਾ ਸਕਿਆ 
ਹੈ, ਉਸਤੋਂ ਇਲਾਵਾ ਵੀ ਕਾਫੀ ਕੁਝ ਅਜੇ ਵੀ ਬਚੇ ਹੋਣ ਦੀ 
ਸੈਭਾਵਨਾ ਹੈ ਕਿਉਂਕਿ ਹਿੰਦੀ , ਪੰਜਾਬੀ, ਉਰਦੂ ਪੋਤ੍ਰਿਕਾਵਾਂ ਦਾ 
ਇਤਿਹਾਸ-ਲੋਖਨ ਦੇ ਸ੍ਰੋਤ ਦੇ ਰੂਪ ਵਿੱਚ ਪ੍ਰਯੋਗ ਕਰਨ ਦੀ ਦਿਸ਼ਾ 
ਵਿੱਚ ਹਾਲੇ ਵੀ ਨਾ-ਮਾਤਰ ਹੀ ਕੌਮ ਹੋਇਆ ਹੈ। ਕੌਮੀ 
ਅਭਿਲੇਖਾਗਾਰ ਦੇ ਪ੍ਰਤਿਬਧਿਤ ਸਾਹਿਤ ਦੇ ਵਿਭਾਗ ਅਤੇ ਸਰਕਾਰੀ 
ਦਸਤਾਵੇਜ਼ਾਂ ਨੂੰ ਵੀ ਵਿਵਸਥਿਤ ਢੰਗ ਨਾਲ ਜਾਂਚਣ ਦਾ ਕੌਮ ਵੀ 
ਹਾਲੇ ਪੂਰਾ ਨਹੀਂ ਹੋ ਸਕਿਆ ਹੈ। ਬ੍ਰਿਟਿਸ਼ ਅਭਿਲੇਖਾਗਾਰ ਅਤੇ 
ਇੰਡੀਆ ਆਫਿਸ ਲਾਇਬ੍ਰੋਰੀ ਅਤੇ ਪਾਕਿਸਤਾਨ ਦੇ 
ਅਭਿਲੇਖਾਗਾਰ ਨੂੰ ਵੀ ਹਾਲੇ ਪੂਰੀ ਤਰਾਂ ਨਾਲ ਜਾਂਚਿਆ ਨਹੀਂ 
ਗਿਆ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਲੇਖਾਂ- 
ਚਿੱਠੀਆਂ ਦੀ ਜਾਂਚ-ਪੜਤਾਲ ਜਦੋਂ ਕੁਝ ਰੀਭੀਰ ਰੂਪ ਵਿੱਚ ਸ਼ੁਰੂ 
ਹੋਈ ਤਦ ਤੌਕ ਉਸ ਯੌਂਗ ਦੇ ਜ਼ਿਆਦਾਤਰ ਸੰਪਾਦਕ, ਪ੍ਰਕਾਸ਼ਕ 
ਅਤੇ ਜਿਉਂਦੇ ਹੀ ਨਹੀਂ ਬਚੇ ਸਨ । 

ਮੈਂ ਨਾਸਤਕ ਕਿਉਂ ਹਾਂ ?” ਵਰਗੇ ਕਈ ਮਹੌਤਵਪੂਰਨ 


੮੪ ੧੨੧੪ 


ਲੇਖ ਅਤੇ ਜੇਲ੍ਹ ਡਾਇਰੀ ਦਾ ਜਿਸ ਤਰ੍ਹਾਂ ਅਠਵੇਂ-ਨੌਵੇਂ ਦਹਾਕੇ 


ਵਿੱਚ ਪਤਾ ਲੌਗਾ, ਉਸਨੂੰ ਦੇਖਦੇ ਹੋਏ ਹੁਣ ਵੀ ਕੁਝ ਸਮੋਗਰੀ 
ਇੱਥੇ-ਉਥੇ ਪਈ ਹੋਣ ਬਾਰੇ ਮੈਨਣ ਦੇ ਬਹੁਤੇ ਪ੍ਰਮਾਣ ਮੌਜੂਦ ਹਨ । 
ਇਸੇ ਲਈ ਇਸ ਸੰਗ੍ਰਹਿ ਨੂੰ ਅਸੀਂ 'ਸੈਪੂਰਨ ਦਸਤਾਵੇਜ਼” ਦੀ 
ਜਗ੍ਹਾ 'ਸੈਪੂਰਣ ਉਪਲੌਭਧ ਦਸਤਾਵੇਜ਼” ਨਾਮ ਦਿੱਤਾ ਹੈ। 
ਸ਼ਿਵ ਵਰਮਾ ਅਤੇ ਭਗਤ ਸਿੰਘ ਦੇ ਕਈ ਸਾਥੀਆਂ 
ਅਤੇ ਕਈ ਇਤਿਹਾਸਕਾਰਾਂ ਦੁਆਰਾ ਦਰਸਾਏ ਇਸ ਤੌਥ ਦੀ 
ਚਰਚਾ ਵੀ ਇੱਥੇ ਜ਼ਰੂਰੀ ਹੋ ਜਾਂਦੀ ਹੈ ਕਿ ਭਗਤ ਸਿੰਘ ਨੇ ਜੇਲ੍ਹ 
ਵਿੱਚ ਲਗਾਤਾਰ ਅਧਿਐਨ ਕਰਨ, ਮੁਕੋਦਮੇ ਦੀ ਕਾਰਵਾਈ ਵਿੱਚ 
ਹਿੱਸਾ ਲੈਣ , ਚਿਠੀਆਂ, ਸੈਦੇਸ਼ਾਂ ਅਤੇ ਹੇਰ ਕਈ ਦਸਤਾਵੇਜ਼ ਲਿਖਣ 
ਤੋਂ ਇਲਾਵਾ ਵੀ ਚਾਰ ਕਿਤਾਬਾਂ ਲਿਖੀਆਂ ਸਨ: 1)“ਆਤਮਕਥਾ”, 
2) ਸਮਾਜਵਾਦ ਦਾ ਆਦਰਸ਼”, 3) “ਭਾਰਤ ਵਿੱਚ ਇਨਕਲਾਬੀ 
ਲਹਿਰ” ਅਤੇ 4) ਮੌਤ ਦੇ ਬੂਹੇ 'ਤੇ । ਇਨ੍ਹਾਂ ਚਾਰ ਕਿਤਾਬਾਂ ਦੀਆਂ 
ਪਾਂਡੂਲਿਪਿਆਂ ਦੇ ਗਾਇਬ ਹੋਣ ਦੀਆਂ ਕਈ ਰਹੌਸਮਈ ਕਥਾਵਾਂ 
ਪ੍ਰਚਲਿਤ ਰਹੀਆਂ ਹਨ ਅਤੇ ਮੇਨਿਆ ਇਹੀ ਜਾਂਦਾ ਹੈ ਕਿ ਇਹ 
ਨਸ਼ਟ ਹੋ ਚੁਕੀਆਂ ਹਨ । ਪਰ ਇਸ ਗੌਲ ਤੋਂ ਹਾਲੇ ਵੀ ਪੂਰੀ ਤਰਾਂ 
ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਲ੍ਹ ਡਾਇਰੀ ਵਾਂਗ ਕਿਸੇ 
ਦੇ ਨਿੱਜੀ ਸੰਗ੍ਰਹਿ 'ਚੋਂ ਜਾਂ ਕਿਸੇ ਅਭਿਲੇਖਾਗਾਰ 'ਚੋਂ ਅਚਾਨਕ 
ਇਹ ਪਾਂਡੂਲਿਪੀਆਂ ਵੀ ਪ੍ਰਾਪਤ ਹੋ ਜਾਣ ।'ਭਗਤ ਸਿਘ ਦੇ ਸੈਪੂਰਣ 
ਦਸਤਾਵੇਜ਼” (2004) ਦੇ ਆਪਣੇ ਸੈਪਾਦਕੀ ਨਿਬੈਧ ਵਿੱਚ 
ਚਮਨਲਾਲ ਨੇ ਬਿਨਾਂ ਕਿਸੇ ਤੌਥ ਤੋਂ ਅਤੇ ਬੇਹਦ ਲੋਂਚਰ ਤਰਕ ਦੇ 
ਅਧਾਰ 'ਤੇ ਇੰਕ ਅਨੋਖੀ ਅਟਕਲ ਪੇਸ਼ ਕੀਤੀ ਹੈ। ਉਨ੍ਹਾਂ ਦਾ 
ਕਹਿਣਾ ਹੈ ਕਿ ਹੋ ਸਕਦਾ ਹੈ ਇਨਾਂ ਚਾਰ ਪਾਂਡੂਲਿਪੀਆਂ ਦੀ 
ਕੋਈ ਹੋਂਦ ਹੀ ਨਾ ਹੋਵੇ। ਉਹ ਅਨੁਮਾਨ ਲਗਾਉਂਦੇ ਹਨ ਕਿ 
“ਆਤਮਕਥਾ” ਅਤੇ 'ਮੌਤ ਦੇ ਬੂਹੇ 'ਤੇ” ਦੀਆਂ ਪਾਂਡੂਲਿਪੀਆਂ 
ਡਾਨ ਬ੍ਰੀਨ ਦੀ ਆਤਮਕਥਾ ਦਾ ਹੀ ਹਿੱਸਾ ਹੋ ਸਕਦੀਆਂ ਹਨ । 
“ਭਾਰਤ ਵਿੱਚ ਇਨਕਲਾਬੀ ਲਹਿਰ ਦਾ ਇਤਿਹਾਸ” ਉਨ੍ਹਾਂ 
ਅਨੁਸਾਰ ਜੇਲੂ ਵਿੱਚ ਰਹਿੰਦੇ ਹੋਏ ਲਿਖ ਪਾਉਣਾ ਅਸੈਭਵ ਹੀ 
ਸੀ। ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੇਲ ਸਮੇਂ ਦੇ ਦੋ 
ਸਾਲਾਂ ਵਿੱਚ ਚਾਰ ਕਿਤਾਬਾਂ ਲਿਖਣਾ ਤਰਕਸੈਗਤ ਹੀ ਨਹੀਂ 
ਲੌਗਦਾ । ਇਹ ਅਨੁਮਾਲ ਅਜੀਬ ਹੀ ਨਹੀਂ, ਬਚਕਾਨਾ ਤੇ ਗੈਰ- 
ਜ਼ਿੰਮੇਵਾਰਾਨਾਂ ਵੀ ਹੈ, ਜਿਸਦੀ ਆਸ ਘੋਟ ਤੋਂ ਘੋਟ ਇਤਿਹਾਸਿਕ 
ਦਸਤਾਵੇਜ਼ਾਂ ਦੇ ਸੈਪਾਦਕ ਤੋਂ ਨਹੀਂ ਕੀਤੀ ਜਾ ਸਕਦੀ । ਪਹਿਲੀ 
ਗੌਲ ਤਾਂ ਇਹ ਕਿ ਭਗਤ ਸਿੰਘ ਨੂੰ ਜਦ 12 ਸਿਤੋਬਰ 1929 
ਵਿੱਚ ਲਿਖਣ ਲਈ ਨੋਟਬੋਕ ਅਤੇ ਪੜ੍ਹਨ ਲਈ ਕਿਤਾਬਾਂ ਦੀ 
ਸਹੂਲਤ ਮਿਲਣ ਲੌਗੀ ਸੀ, ਤਾਂ ਭਲਾ ਇਹ ਸੈਭਵ ਕਿਉਂ ਨਹੀਂ ਹੈ 
ਕਿ ਉਹ ਜੇਲ੍ਹ ਵਿੱਚ ਰਹਿ ਕੇ ਭਾਰਤ ਦੀ ਇਨਕਲਾਬੀ ਲਹਿਰ ਦਾ 
ਇਤਿਹਾਸ ਲਿਖ ਸਕਣ ? ਜਦਕਿ ਸੈਭਾਵਨਾ ਤਾਂ ਇਸ ਗੌਲ ਦੀ 
ਵਧੇਰੇ ਹੈ ਕਿ ਹਥਿਆਰਬੈਦ ਇਨਕਲਾਬ ਦੀ ਮੌਧਵਰਗੀ ਸੋਚ ਤੋਂ 
ਅਗੇ ਕਿਸਾਨਾਂ-ਮਜ਼ਦੂਰਾਂ ਦੀਆਂ ਜਨਤਕ ਜਥੇਬਦੀਆਂ ਬਣਾਉਣ 
ਅਤੇ ਨਾਲ ਹੀ ਗੁਪਤ ਇਨਕਲਾਬੀ ਪਾਰਟੀ ਬਣਾਉਣ ਦੀ 
ਮਾਰਕਸਵਾਦੀ ਧਾਰਨਾ ਤੌਕ ਪਹੁੰਚਣ ਤੋਂ ਬਾਅਦ ਸਾਰ ਰੂਪ ਵਿੱਚ 
ਭਾਰਤੀ ਇਨਕਲਾਬੀ ਲਹਿਰ ਦਾ ਇਤਿਹਾਸ ਲਿਖਣ ਦਾ ਵਿਚਾਰ 


ਲਲਕਾਰ _ 8 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਭਗਤ ਸਿੰਘ ਦੇ ਦਿਮਾਗ ਵਿੰਚ ਆਇਆ ਹੋਵੇ । ਜਿੱਥੋਂ ਤੌਕ ਦੋ 
ਸਾਲਾਂ ਦੇ ਜੇਲ੍ਹ ਜੀਵਨ ਵਿੱਚ ਚਾਰ ਕਿਤਾਬਾਂ ਲਿਖਣ ਨੂੰ ਅਸੈਭਵ 
ਮਨਣ ਦਾ ਤਰਕ ਹੈ, ਇਹ ਤਾਂ ਹੋਰ ਵੀ ਹਸਾਉਣੀ ਗੌਲ ਹੈ। 
ਚਮਨ ਲਾਲ ਨੂੰ ਸਾਈਬੇਰੀਆ ਪ੍ਰਵਾਸ 'ਤੇ ਗਏ ਲੇਖਕਾਂ- 
ਇਨਕਲਾਬੀਆਂ ਤੋਂ ਲੈ ਕੇ ਪੂਰੀ ਦੁਨੀਆ ਦੇ ਅਜਿਹੇ ਦਰਜਨਾਂ 
ਉਦਾਹਰਣ ਦਿੱਤੇ ਜਾ ਸਕਦੇ ਹਨ, ਜੋ ਕਿ ਕਈ ਪ੍ਰਤਿਭਾਸ਼ਾਲੀ 
ਅਤੇ ਉਦੇਸ਼ ਦੇ ਪ੍ਰਤੀ ਇਕਾਗਰ ਵਿਅਕਤੀਆਂ ਨੇ ਚਾਰ ਨਹੀਂ 
ਸਗੋਂ ਦਰਜਨਾਂ ਜਿਲਦਾਂ ਵਿੱਚ ਆਉਣ ਵਾਲੀ ਰੀਭੀਰ ਅਤੇ 
ਵਿਭਿੰਨ ਪ੍ਰਕਾਰ ਦੀ ਸਮੌਗਰੀ ਲਿਖੀ। ਭਗਤ ਸਿੰਘ ਵਰਗੇ 
ਪ੍ਰਤਿਭਾਸ਼ਾਲੀ ਨੌਜਵਾਨ ਲਈ ਵੀ ਇਹ ਅਸੈਭਵ ਨਹੀਂ ਸੀ ।ਖਾਸ 
ਤੌਰ 'ਤੇ ਤਦ ਜਦੋਂ ਜੇਲ ਜੀਵਨ ਦੇ ਅਧਿਐਨ ਅਤੇ ਤਜਰਬੇ ਦੇ 
ਵਿਸ਼ਲੇਸ਼ਣ ਅਤੇ ਨਿਚੋੜ ਦੇ ਰਾਹੀਂ ਉਨ੍ਹਾਂ ਦਾ ਦ੍ਰਿਸ਼ਟੀਕੋਣ ਤੈਅ 
ਹੋ ਚੁਕਾ ਸੀ, ਮੁਕਤੀ ਦੇ ਰਾਹ ਬਾਰੇ ਵਿਚਾਰ ਨਿਸ਼ਚਿਤ ਰੂਪ ਧਾਰਨ 
ਕਰਨ ਲੌਗੇ ਸਨ ਅਤੇ ਉਹ ਜਾਣਦੇ ਸਨ ਕਿ ਉਨ੍ਹਾਂ ਕੋਲ ਸਮਾਂ 
ਬਹੁਤ ਘਟ ਹੈ। ਭਗਤ ਸਿੰਘ ਦੀ ਜੇਲ ਡਾਇਰੀ ਤੋਂ ਉਨਾਂ ਦੇ 
ਰੀਭੀਰ ਅਧਿਐਨ ਦਾ ਅਨੁਭਵ ਹੁੰਦਾ ਹੈ, ਉਸਨੂੰ ਦੇਖਦੇ ਹੋਏ ਵੀ 
ਬਿਲਕੁਲ ਸੁਭਾਵਿਕ ਲੌਗਦਾ ਹੈ। ਇਸ ਤਰ੍ਹਾਂ ਦੇ ਅਨੁਮਾਨਾਂ ਦੀ 
ਜਗ੍ਹਾ ਬਿਹਤਰ ਇਹੀ ਹੋਵੇਗਾ ਕਿ ਅਸੀਂ ਉਨ੍ਹਾਂ ਤੌਥਾਂ 'ਤੇ ਭਰੋਸਾ 
ਕਰੀਏ ਜੋ ਸ਼ਿਵ ਵਰਮਾ ਅਤੇ ਕੁਝ ਹੋਰ ਸਾਥੀਆਂ ਨੇ ਇਸੇ ਪ੍ਰਸੈਗ 
ਵਿੱਚ ਬਿਆਨ ਕੀਤੇ ਹਨ । ਇਸੇ ਸੋਚ ਕਾਰਨ ਅਸੀਂ ਇਹ ਨਹੀਂ 
ਮਨਦੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਜੋ ਦਸਤਾਵੇਜ਼ 
ਹੁਣ ਤੌਕ ਉਪਲੋਂਭਧ ਹੋ ਚੁਕੇ ਹਨ, ਉਨਾਂ ਤੋਂ ਇਲਾਵਾ ਹੋਰ ਕੁਝ 
ਨਹੀਂ ਰਹਿ ਗਿਆ ਹੋਵੇਗਾ । ਅਸੀਂ ਮੈਨਦੇ ਹਾਂ ਕਿ ਇਸ ਦਿਸ਼ਾ 
ਵਿੱਚ ਖੋਜ ਕਾਰਜ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ। 

ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਕ 
ਪਖ ਨੂੰ ਜਨ-ਜਨ ਤੌਕ ਪਹੁੰਚਾਉਣ ਦਾ ਸੈਕਲਪ ਕੇਵਲ ਭਾਵੁਕਤਾ 
ਜਾਂ ਇਨਕਲਾਬੀ ਪ੍ਰੰਪਰਾ ਪ੍ਰਤੀ ਸ਼ਰਧਾ ਦੇ ਕਾਰਨ ਤਾਂ ਬਿਲਕੁਲ 
ਪੈਦਾ ਨਹੀਂ ਹੋਇਆ । ਇਸਦਾ ਉਦੇਸ਼ ਇਤਿਹਾਸ ਦੀ ਅਗਿਆਤ 
ਅਰਧ-ਗਿਆਤ ਜਾਂ ਭੋਲ ਚੁਕੀ ਪ੍ਰੰਪਰਾ ਅਤੇ ਵਿਚਾਰਕ ਵਿਰਾਸਤ 
ਨੂੰ ਕੇਵਲ ਸਾਹਮਣੇ ਲਿਆਉਣਾ ਹੀ ਵੀ ਨਹੀਂ ਹੈ। ਇਹ ਕੌਮੀ 
ਮੁਕਤੀ ਸੈਘਰਸ਼ ਦੇ ਉਸ ਨਜ਼ਦੀਕੀ ਅਤੀਤ ਦੀ ਵਿਰਾਸਤ ਹੈ, 
ਜਿਸਦੀ ਕੌਖ 'ਚੋਂ ਬਾਹਰ ਆ ਕੇ ਔਜ ਦੇ ਭਾਰਤ ਦਾ ਵਿਕਾਸ 
ਹੋਇਆ । 

ਭਗਤ ਸਿੰਘ ਨੇ ਆਪਣੇ ਸਮੇਂ ਕੌਮੀ ਲਹਿਰ ਬਾਰੇ ਜੋ 
ਅਲੋਚਨਾਤਮਕ ਅਤੇ ਸਾਰ ਰੂਪ ਵਿੱਚ ਜੋ ਟਿਪਣੀਆਂ ਕੀਤੀਆਂ 
ਸਨ, ਆਪਣੇ ਸਮੇਂ ਦੇ ਧਰਾਤਲ 'ਤੇ ਖੜ੍ਹੇ ਹੋ ਉਨ੍ਹਾਂ ਭਵਿੱਖ ਦੀਆਂ 
ਸੈਭਵਨਾਵਾਂ ਬਾਰੇ ਜੋ ਅਨੁਮਾਨ ਪੇਸ਼ ਕੀਤੇ ਸੀ, ਕਾਂਗਰਸੀ 
ਲੀਡਰਸ਼ਿਪ ਦਾ ਉਹਨਾਂ ਨੇ ਜੋ ਜਮਾਤੀ ਵਿਸ਼ਲੇਸ਼ਣ ਕੀਤਾ ਸੀ, 
ਦੇਸ਼ ਦੀ ਕਿਰਤੀ ਜਨਤਾ ਸਾਹਮਣੇ, ਵਿਦਿਆਰਥੀ-ਨੌਜਵਾਨਾਂ 
ਸਾਹਮਣੇ ਅਤੇ ਆਪਣੇ ਸਾਥੀ ਇਨਕਲਾਬੀਆਂ ਦੇ ਸਾਹਮਣੇ 
ਇਨਕਲਾਬ ਦੀ ਤਿਆਰੀ ਅਤੇ ਢੰਗ ਦੀ ਉਹਨਾਂ ਨੇ ਜੋ ਨਵੀਂ 


ਯੋਜਨਾ ਪੇਸ਼ ਕੀਤੀ ਸੀ, ਉਸਦਾ ਔਜ ਦੇ ਇਸ ਮੁਸ਼ਕਿਲ ਦੌਰ 
ਵਿੱਚ ਬਹੁਤ ਮਹੌਤਵ ਹੈ ਜਦੋਂ ਪੂਰਾ ਦੇਸ਼ ਦੇਸ਼ੀ-ਵਿਦੇਸ਼ੀ ਪੂੰਜੀ ਦੀ 
ਬੇਰੋਕ ਲੋਟ ਅਤੇ ਤਾਨਾਸ਼ਾਹੀ ਦਬਾਅ ਹੇਠ ਦੌਬਿਆ ਜਾ ਰਿਹਾ ਹੈ, 
ਜਦੋਂ ਕਿਰਤ ਅਤੇ ਪੂੰਜੀ ਦਾ ਧਰੁਵੀਕਰਨ ਵਧੇਰੇ ਤੋਂ ਵਧੇਰੇ ਤਿੱਖਾ 
ਹੁੰਦਾ ਜਾਂਦਾ ਹੈ, ਜਦੋਂ ਸਾਮਰਾਜਵਾਦ ਦੇ ਵਿਰੋਧ ਨਿਰਣਾਇਕ 
ਸੈਘਰਸ਼ (ਜਿਸਦੀ ਭਗਤ ਸਿੰਘ ਨੇ ਭਵਿੱਖਬਾਣੀ ਕੀਤੀ ਸੀ) ਸੈਸਾਰ 
ਪੌਧਰ 'ਤੇ ਵੌਧ ਤੋਂ ਵੌਧ ਜ਼ਰੂਰੀ ਹੁੰਦਾ ਜਾ ਰਿਹਾ ਹੈ, ਜਦੋਂ ਕਾਂਗਰਸ 
ਹੀ ਨਹੀਂ ਸਾਰੀਆਂ ਸੈਸਦੀ ਪਾਰਟੀਆਂ ਅਤੇ ਨਕਲੀ ਖੋਬੇਪੋਖੀਆਂ 
ਦਾ ਚਿਹਰਾ ਅਤੇ ਸਾਰੀ ਸੌਤਾ ਦਾ ਚਰਿਤਰ ਇੰਕਦਮ ਨੰਗਾ ਹੋ 
ਚੁਕਾ ਹੈ, ਜਦੋਂ ਭਗਤ ਸਿੰਘ ਦੀਆਂ ਸ਼ੈਕਾਵਾਂ ਇਕਦਮ ਸਹੀ ਸਿੰਧ 
ਹੋ ਚੁਕੀਆਂ ਹਨ ਅਤੇ ਜਦੋਂ ਦੇਸੀ ਪੂੰਜੀਵਾਦ ਦੇ ਵਿਰੋਧ ਇਕ ਨਵੇਂ 
ਇਨਕਲਾਬ ਦੇ ਔਖੇ ਕਾਰਜ ਵਿੱਚ ਨਵੇਂ ਸਿਰੇ ਤੋਂ ਡਟ ਜਾਣ ਦਾ 
ਸਮਾਂ ਆ ਚੌਕਾ ਹੈ। 

ਭਗਤ ਸਿੰਘ ਦੇ ਸਮੇਂ ਦੇ ਭਾਰਤ ਤੋਂ ਔਜ ਤੌਕ ਦਾ 
ਭਾਰਤ ਕਾਫ਼ੀ ਬਦਲ ਚੁੱਕਾ ਹੈ। ਉਤਪਾਦਨ ਪ੍ਰਣਾਲੀ ਤੋਂ ਲੈ ਕੇ 
ਕਾਫ਼ੀ ਕੁਝ ਬਦਲ ਦੁੱਕਾ ਹੈ।ਸਾਮਰਾਜਵਾਦੀ ਲੋਂਟ ਔਜ ਵੀ ਮੌਜੂਦ 
ਹੈ, ਪਰ ਪ੍ਰਤੌਖ ਬਸਤੀਵਾਦੀ ਸ਼ਾਸਨ ਦੇ ਦੌਰ ਦਾ ਰੂਪ ਔਜ ਕਾਫੀ 
ਬਦਲ ਦੁੱਕਾ ਹੈ । ਜਮਾਤੀ ਘੋਲ , ਪਿਛਲੇ ਮਜ਼ਦੂਰ ਇਨਕਲਾਬਾਂ 
ਅਤੇ ਕੌਮੀ ਅਜ਼ਾਦੀ ਦੇ ਯੌਧਾਂ ਦੇ ਦਬਾਅ ਦੇ ਕਾਰਨ ਅਤੇ ਆਪਣੇ 
ਅੰਦਰੂਨੀ ਦਬਾਵਾਂ ਦੇ ਸਿੰਟੇ ਵਜੋਂ ਸਾਮਰਾਜਵਾਦ ਦੇ ਤੌਰ- 
ਤਰੀਕਿਆਂ ਵਿੱਚ ਬਹੁਤ ਬਦਲਾਅ ਆਇਆ ਹੈ। ਕੌਮੀ 
ਬਸਤੀਵਾਦੀ ਸਵਾਲ ਔਜ ਹੌਲ ਹੋ ਚੁਕਾ ਹੈ ਅਤੇ ਕੌਮੀ ਮੁਕਤੀ 
ਵਾਲਾ, ਸਾਬਕਾ ਬਸਤੀਆਂ ਦੀ ਬੁਰਜੂਆ ਜਮਾਤ ਅਜ ਪੂਰੀ ਤਰਾਂ 
ਨਾਲ ਰੂਪ ਬਦਲ ਕੇ ਸਾਮਰਾਜਵਾਦੀਆਂ ਦੀ 'ਜੂਨੀਅਰ ਪਾਰਟਨਰ” 
ਬਣ ਚੁੱਕੀ ਹੈ। ਪਿੰਡਾਂ ਵਿੱਚ ਵੀ, ਬੁਰਜੂਆ ਭੂਮੀ ਸੁਧਾਰਾਂ ਦੀ 
ਲੜੀਵਾਰ ਪ੍ਰਕਿਰਿਆ ਨੇ ਭੂਮੀ ਸਬੈਧਾਂ ਨੂੰ ਮੁਂਢੋਂ ਹੀ ਬਦਲ ਦਿੱਤਾ 
ਹੈ ਅਤੇ ਨਵੇਂ ਪੂੰਜੀਵਾਦੀ ਸਬੰਧਾਂ ਅਧੀਨ, ਪੂੰਜੀਵਾਦੀ ਭੂਮੀਪਤੀ 
ਬਣ ਚੁੱਕੇ ਸਾਬਕਾ ਜਗੀਰਦਾਰ ਅਤੇ ਪੂੰਜੀਵਾਦੀ ਕਿਸਾਨ ਬਣ 
ਚੁਕੇ ਸਾਬਕਾ ਅਮੀਰ ਕਾਸ਼ਤਕਾਰ ਔਜ ਪਿੰਡਾਂ ਦੇ ਮਜ਼ਦੂਰਾਂ ਅਤੇ 
ਛੋਟੇ-ਦਰਮਿਆਨੇ ਕਿਸਾਨਾਂ ਦੀ ਲੋਂਟ ਦੀ ਭੂਮਿਕਾ ਨਿਭਾਉਂਦੇ 
ਹਨ । ਦਰਮਿਆਨੇ ਕਿਸਾਨਾਂ ਦੀ ਭੂਮੀਕਾ ਉਸੇ ਤਰਾਂ ਦੋਹਰੀ ਹੈ 
ਜਿਵੇਂ ਸ਼ਹਿਰਾਂ ਵਿੱਚ ਔਜ ਮੋਧਵਰਗ ਦੀ ਭੂਮੀਕਾ ਦੋਹਰੀ ਬਣ 
ਚੌਂਕੀ ਹੈ- ਯਾਣੀ ਇਸਦੀ ਉਪਰਲੀ ਪਰਤ ਹਾਕਮਾਂ ਨਾਲ ਜੁੜੀ 
ਹੋਈ ਹੈ ਜਦ ਕਿ ਹੇਠਲੀ ਪਰਤ ਕਿਰਤੀਆਂ ਦੇ ਨੇੜੇ ਆ ਰਹੀ ਹੈ। 
ਨਾਲ ਹੀ ਪਿੰਡਾਂ ਦੇ ਗਰੀਬਾਂ ਨੂੰ ਲੁਂਟਣ ਵਿੱਚ ਦੇਸੀ-ਵਿਦੇਸ਼ੀ ਵਿੱਤੀ 
ਅਤੇ ਉਦਯੋਗਿਕ ਪੂੰਜੀ ਦੀ ਪ੍ਰਤੌਖ ਭੂਮਿਕਾ ਬਣ ਰਹੀ ਹੈ । ਸਾਰ 
ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਰਗੇ ਸਾਬਕਾ 
ਹਨ। ਹੁਣ ਇਨ੍ਹਾਂ ਦੇਸ਼ਾਂ ਦੇ ਇਤਿਹਾਸ ਦੇ ਏਜੰਡੇ 'ਤੇ ਕੌਮੀ ਮੁਕਤੀ 
ਸੈਘਰਸ਼ ਨਹੀਂ ਸਗੋਂ ਸਮਾਜਵਾਦ ਲਈ ਸੈਘਰਸ਼ ਹੈ। 


ਲਲਕਾਰ __9 _ ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧1500160011.60।। 


ਪਰ ਇਨ੍ਹਾਂ ਮਹੌਤਵਪੂਰਨ ਤਬਦੀਲੀਆਂ ਦੇ ਬਾਵਜੂਦ, 
ਸਾਮਰਾਜਵਾਦ ਦੇ ਵਿਰੌਂਧ ਯੌਂਧ ਹਾਲੇ ਵੀ ਜਾਰੀ ਹੈ। ਜਿਵੇਂ ਕਿ 
ਫਾਂਸੀ ਤੋਂ ਤਿਨ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਨੂੰ ਫਾਂਸੀ ਦੀ 
ਜਗ੍ਹਾ ਗੋਲੀ ਨਾਲ ਉਡਾਏ ਜਾਣ ਦੀ ਮੈਗ ਕਰਦੇ ਹੋਏ ਲਿਖੇ ਆਪਣੇ 
ਪੋਤਰ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਿਖਿਆ 
ਸੀ: “ਇਹ ਯੁੌਂਧ ਤਦ ਤੌਕ ਚਲਦਾ ਰਹੇਗਾ ਜਦ ਤੌਕ ਕਿ 
ਸ਼ਕਤੀਸ਼ਾਲੀ ਵਿਅਕਤੀ ਭਾਰਤੀ ਜਨਤਾ ਅਤੇ ਮਜ਼ਦੂਰਾਂ ਦੀ 
ਆਮਦਨ ਦੇ ਸਾਧਨਾਂ 'ਤੇ ਆਪਣੀ ਇਜਾਰੇਦਾਰੀ ਸਥਾਪਤ 
ਰੌਖਣਗੇ। ਚਾਹੇ ਅਜਿਹੇ ਵਿਅਕਤੀ ਅਗਰੇਜ਼ ਪੂੰਜੀਪਤੀ, ਐਗਰੇਜ਼ 
ਸ਼ਾਸਕ ਜਾਂ ਫਿਰ ਭਾਰਤੀ ਹੀ ਹੋਣ।ਉਨ੍ਹਾਂ ਨੇ ਆਪਸ ਵਿੱਚ ਮਿਲਕੇ 
ਇੰਕ ਲੁੱਟ ਮਚਾ ਰੌਖੀ ਹੈ। ਜੇ ਨਿਰੋਲ ਭਾਰਤੀ ਪੂੰਜੀਪਤੀਆਂ ਦੇ 
ਰਾਹੀਂ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੋਵੇ ਤਦ ਵੀ ਇਸ 
ਹਾਲਤ ਵਿੱਚ ਕੋਈ ਫਰਕ ਨਹੀਂ ਪੈਂਦਾ ਇਸ ਪੌਤਰ ਦੇ ਅਖੀਰ 
ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ “ਨੇੜਲੇ ਭਵਿੱਖ ਵਿੱਚ 
ਇਹ ਯੁੱਧ ਐਤਿਮ ਰੂਪ ਵਿਚ ਲੜਿਆ ਜਾਵੇਗਾ ਅਤੇ ਤਦ ਇਹ 
ਨਿਰਣਾਇਕ ਯੁੱਧ ਹੋਵੇਗਾ । ਸਾਮਰਾਜਵਾਦ ਅਤੇ ਪੂੰਜੀਵਾਦ ਕੁਝ 
ਸਮੇਂ ਦਾ ਹੀ ਮਹਿਮਾਨ ਹੈ।” ਇਥੇ ਭਗਤ ਸਿੰਘ ਦੀ ਉਸ ਤੇਜ਼ 
ਇਤਿਹਾਸਕ ਦ੍ਰਿਸ਼ਟੀ ਨਾਲ ਸਾਡੀ ਜਾਣ-ਪਹਿਚਾਣ ਹੁੰਦੀ ਹੈ ਜੋ 
ਕੌਮੀ ਮੁਕਤੀ ਸੈਘਰਸ਼ ਨੂੰ ਲੋਕ ਮੁਕਤੀ ਸੈਘਰਸ਼ ਦੀ ਇਤਿਹਾਸਕ 
ਯਾਤਰਾ ਦੇ ਰਾਹ ਵਿੱਚ ਪੜਾਅ ਸਮਝਦੀ ਸੀ ਅਤੇ ਸਾਮਰਾਜਵਾਦ- 
ਪੂੰਜੀਵਾਦ ਦੇ ਵਿਰੋਧ ਸੈਘਰਸ਼ ਨੂੰ ਹੀ ਆਖਰੀ ਨਿਰਣਾਇਕ ਸੈਘਰਸ਼ 
ਮਨਦੀ ਸੀ। ਭਗਤ ਸਿੰਘ ਨੇ ਕਈ ਜਗ੍ਹਾ ਇਸ ਗੌਲ 'ਤੇ ਜ਼ੋਰ 
ਦਿੱਤਾ ਹੈ ਕਿ ਇਸ ਨਿਰਣਾਇਕ ਸੈਸਾਰ ਇਤਿਹਾਸਕ ਮਹਾਂਯੋਧ 
ਦੀ ਅਗਵਾਈ ਮਹਾਨ ਮਜ਼ਦੂਰ ਜਮਾਤ ਹੀ ਕਰ ਸਕਦੀ ਹੈ ਅਤੇ 
ਪੂੰਜੀਵਾਦ ਦਾ ਇੱਕੋ ਇੰਕ ਬਦਲ ਸਮਾਜਵਾਦ ਹੀ ਹੋ ਸਕਦਾ ਹੈ। 
ਇਸ ਅਰਥ ਵਿੱਚ ਭਗਤ ਸਿੰਘ ਅਤੇ ਐਚ. ਐਸ. ਆਰ. ਏ. ਦੇ 
ਆਗੂ ਨੌਜਵਾਨ ਇਨਕਲਾਬੀ ਨਾ ਸਿਰਫ ਪਹਿਲੇ ਹਥਿਆਰਬਦ 
ਇਨਕਲਾਬੀਆਂ ਤੋਂ ਹੀ ਸਗੋਂ ਆਪਣੇ ਸਮਕਾਲੀਨਾਂ ਤੋਂ ਵੀ ਕਾਫੀ 
ਅਗੇ ਸਨ। ਔਜ ਜਦੋਂ ਸੈਸਾਰ ਪੋਧਰ 'ਤੇ ਪੂੰਜੀ ਅਤੇ ਕਿਰਤ ਦੀਆਂ 
ਤਾਕਤਾਂ ਇੰਕ ਨਵੇਂ, ਫੈਸਲਾਕੁਨ ਇਤਿਹਾਸਕ ਯੋਧ ਦੇ ਲਈ 
ਆਹਮਣੇ ਸਾਹਮਣੇ ਲਾਮਬੰਦ ਹੋ ਰਹੀਆਂ ਹਨ ਤਾਂ ਭਾਰਤ ਦੇ 
ਨੌਜਵਾਨਾਂ ਅਤੇ ਮਜ਼ਦੂਰਾਂ ਦੇ ਲਈ ਸਾਮਰਾਜਵਾਦ ਅਤੇ ਪੂੰਜੀਵਾਦ 
ਦੇ ਭਵਿੱਖ ਸਬੈਧੀ ਭਗਤ ਸਿੰਘ ਦੇ ਅਨੁਮਾਨ ਅਤੇ ਭਵਿੱਖਵਾਣੀ 
ਦਾ ਵਿਸ਼ੇਸ਼ ਮਹੌਤਵ ਹੋ ਜਾਂਦਾ ਹੈ। 
ਆਰ. ਏ. ਬਾਕੀ ਮੋਹਰੀ ਇਨਕਲਾਬੀਆਂ ਦਾ ਦ੍ਰਿਸ਼ਟੀਕੋਣ ਭਾਰਤੀ 
ਸਰਮਾਏਦਾਰ ਜਮਾਤ ਬਾਰੇ ਵੀ ਇਕਦਮ ਸਪਸ਼ਟ ਸੀ । ਕਾਂਗਰਸ 
ਦੀ ਲੀਡਰਸ਼ਿਪ ਨੂੰ ਉਹ ਇਹਨਾਂ ਪੂੰਜੀਪਤੀਆਂ-ਵਪਾਰੀਆਂ ਦਾ 
ਹੀ ਪ੍ਰਤੀਨਿਧੀ ਮੈਨਦੇ ਸਨ ਉਹਨਾਂ ਦੀ ਇਹ ਸਪੋਸ਼ਟ ਧਾਰਨਾ ਸੀ 
ਕਿ ਕੌਮੀ ਲਹਿਰ ਦੀ ਅਗਵਾਈ ਜੇਕਰ ਕਾਂਗਰਸ ਦੇ ਹੌਥਾਂ 'ਚ ਹੀ 
ਰਹੀ ਤਾਂ ਇਸਦਾ ਐਤ ਇੰਕ ਸਮਝੌਤੇ ਦੇ ਰੂਪ ਵਿਚ ਹੋਵੇਗਾ । ਇਸੇ 
ਲਈ ਇਹ ਸਪੌਸ਼ਟ ਸੇਦੇਸ਼ ਦਿਦੇ ਹਨ ਕਿ ਇਨਕਲਾਬੀਆਂ ਲਈ 


ਅਜ਼ਾਦੀ ਦਾ ਅਰਥ ਸੋਤਾ 'ਤੇ ਬਹੁਗਿਣਤੀ ਮਜ਼ਦੂਰ ਲੋਕਾਂ ਦਾ 
ਕਾਬਜ਼ ਹੋਣਾ ਹੈ, ਨਾ ਕਿ ਲਾਰਡ ਰੀਡਿੰਗ ਅਤੇ ਲਾਰਡ ਇਰਵਿਨ 
ਦੀ ਜਗ੍ਹਾ ਪੁਰਸ਼ੋਤਮ ਦਾਸ, ਠਾਕਰਦਾਸ ਦਾ ਜਾਂ ਗੋਰੇ ਅਗੇਜਾਂ ਦੀ 
ਜਗ੍ਹਾ ਕਾਲੇ ਅਗੇਜਾਂ ਦਾ ਸੋਤਾ 'ਤੇ ਕਾਬਜ਼ ਹੋ ਜਾਣਾ।ਉਹਨਾਂ ਦਾ 
ਸਪੌਸ਼ਟ ਐਲਾਨ ਸੀ ਕਿ ਦੇਸ਼ੀ ਲੁਟੇਰੇ ਵੀ ਕਿਸਾਨਾਂ-ਮਜ਼ਦੁਰਾਂ ਦਾ 
ਖੂਨ ਚੂਸਦੇ ਰਹਿਣਗੇ ਤਾਂ ਸਾਡੀ ਲੜਾਈ ਜਾਰੀ ਰਹੇਗੀ। ਇੱਥੇ 
ਇਹ ਵੀ ਜ਼ਕਰਯੋਗ ਹੈ ਕਿ ਗਾਂਧੀ ਅਤੇ ਕਾਂਗਰਸ ਦੀ ਰਾਜਨੀਤੀ 
ਦਾ ਵਿਰੋਧ ਕਰਦੇ ਹੋਏ ਭਗਤ ਸਿੰਘ ਦੀ ਸੋਚ ਤੇ ਢੰਗ ਬਿਲਕੁਲ 
ਦਵੇਦਾਤਮਕ ਹੈ।ਉਹ ਮੈਨਦੇ ਸਨ ਕਿ ਵਿਆਪਕ ਜਨਤਾ ਦੀਆਂ 
ਕੌਮੀ ਭਾਵਨਾਵਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਲੋਕ ਲਹਿਰ 
ਇੰਕ ਮੇਚ ਪ੍ਰਦਾਨ ਕਰ ਰਹੀ ਹੈ।ਉਹ ਇਸਦੀਆਂ ਕਾਰਵਾਈਆਂ 
ਦੇ ਪ੍ਰਸ਼ੋਸਕ ਹਨ ਪਰ ਇਹ ਵੀ ਮੋਨਦੇ ਹਨ ਕਿ ਕਾਂਗਰਸੀ 
ਲੀਡਰਸ਼ਿਪ ਦੀ ਰਾਜਨੀਤੀ ਲੋਕ ਵਿਰੋਧੀ ਹੈ ਅਤੇ ਇਸਦੀਆਂ 
ਕਾਰਵਾਈਆਂ ਦਾ ਉਦੇਸ਼ ਜਨਤਾ ਦੀ ਮੁਕਤੀ ਨਹੀਂ ਸਗੋਂ ਮੁਠੀਭਰ 
ਪੂੰਜਪਤੀਆਂ ਅਤੇ ਕੁਲੀਨਾਂ ਨੂੰ ਸੌਤਾ ਸੈਭਾਲਣਾ ਹੈ ਅਤੇ ਇਹ ਵੀ 
ਕਿ ਕਾਂਗਰਸ ਸਾਮਰਾਜਵਾਦ ਤੋਂ ਫੈਸਲਾਕੁੰਨ ਅਜ਼ਾਦੀ ਨਹੀਂ ਲੈ 
ਸਕਦੀ । ਗਾਂਧੀ ਅਤੇ ਗਾਂਧੀਵਾਦ ਦਾ ਇਤਿਹਾਸਕ ਦਵੈਦਾਤਮਕ 
ਵਿਸ਼ਲੇਸ਼ਣ ਕਰਦੇ ਹੋਏ ਉਹ ਲਿਖਦੇ ਹਨ, “ਗਾਂਧੀ ਇਕ ਦਿਆਲੂ 
ਮਾਨਵਤਾਵਾਦੀ ਆਦਮੀ ਹੈ ਪਰ ਅਜਿਹੀ ਹਮਦਰਦੀ ਨਾਲ 
ਸਮਾਜਿਕ ਤਬਦੀਲੀ ਨਹੀਂ ਆਉਂਦੀ, ਉਸ ਲਈ ਵਿਗਿਆਨਕ 
ਅਤੇ ਗਤੀਸ਼ੀਲ ਸਮਾਜਿਕ ਸ਼ਕਤੀ ਦੀ ਜ਼ਰੂਰਤ ਹੈ।” 2ਫਰਵਰੀ 
1931 ਦੇ ਆਪਣੇ ਲੰਬੇ ਲੇਖ ਵਿੱਚ ਉਨ੍ਹਾਂ ਨੇ ਫਿਰ ਲਿਖਿਆ, 
“ਸਾਨੂੰ ਕਾਂਗਰਸੀ ਅੰਦੋਲਨ ਦੀਆਂ ਸੈਭਾਵਨਾਵਾਂ, ਹਾਰਾਂ ਤੇ 
ਪ੍ਰਾਪਤੀਆਂ ਸੈਬੈਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ, 
ਔਜ ਦੇ ਇਸ ਅੰਦੋਲਨ ਨੂੰ ਗਾਂਧੀਵਾਦ ਕਹਿਣਾ ਠੀਕ 
ਹੈ....ਇਸਦਾ ਢੰਗ ਨਿਰਾਲਾ ਹੈ, ਪਰ ਇਸਦੇ ਵਿਚਾਰ ਬੇਚਾਰੇ 
ਲੋਕਾਂ ਦੇ ਕਿਸੇ ਕੌਮ ਦੇ ਨਹੀਂ ਹਨ । ਗਾਂਧੀਵਾਦ ਸਾਬਰਮਤੀ ਦੇ 
ਸੰਤ ਨੂੰ ਕੋਈ ਸਥਾਈ ਸ਼ਿਸ਼(ਚੇਲਾ) ਨਹੀਂ ਦੇ ਸਕੇਗਾ ।” ਪਰ ਨਾਲ 
ਹੀ ਵਿਆਪਕ ਜਨਤਾ ਨੂੰ ਲਾਮਬੈਧ ਕਰ ਲੈਣ ਦੀ ਗਾਂਧੀ ਦੀ 
ਸਫਲਤਾ ਦਾ ਉਹ ਤਰਕਸੈਗਤ ਮੌਲਐਕਣ ਵੀ ਕਰਦੇ ਹਨ, 
“ਇਸ ਤਰਾਂ ਗਾਂਧੀਵਾਦ ਆਪਣੇ ਕਿਸਮਤਵਾਦੀ ਦਰਸ਼ਨ ਦੇ 
ਬਾਵਜੂਦ ਇਨਕਲਾਬੀ ਵਿਚਾਰਾਂ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ 
ਕਰਦਾ ਹੈ, ਕਿਉਂਕਿ ਇਹ ਲੋਕ-ਕਾਰਵਾਈ 'ਤੇ ਨਿਰਭਰ ਕਰਦਾ 
ਹੈ, ਬੇਸ਼ਕ ਇਹ ਕਾਰਵਾਈ ਲੋਕਾਂ ਲਈ ਨਹੀਂ ਹੈ।” 

ਇੰਕ ਪਾਸੇ ਜਿੱਥੇ ਐਚ. ਐਸ. ਆਰ. ਏ' ਨੇ ਲੋਕਾਂ ਨੂੰ 
ਜਗਾਉਣ ਅਤੇ ਆਪਣੇ ਉਦੇਸ਼ਾਂ ਦੇ ਪ੍ਰਚਾਰ ਲਈ ਕੁਝ 
ਸੈਗਠਨਾਂ ਦੀ ਹੀ ਤਰ੍ਹਾਂ ਅਜਾਮ ਦਿੱਤਾ, ਨਾਲ ਹੀ ਮਜ਼ਦੂਰ 
ਇਨਕਲਾਬਾਂ ਅਤੇ ਲੋਕ ਸੰਘਰਸ਼ਾਂ ਦੇ ਇਤਿਹਾਸ ਅਤੇ 
ਇਨਕਲਾਬੀ ਲਹਿਰਾਂ ਦੇ ਤਜਰਬੇ ਦੇ ਨਿਚੋੜ ਦੇ ਅਧਾਰ 'ਤੇ ਭਗਤ 
ਸਿੰਘ ਅਤੇ ਉਹਨਾਂ ਦੇ ਸਾਥੀ ਇਸ ਨਤੀਜੇ 'ਤੇ ਪਹੁੰਚਦੇ ਜਾ ਰਹੇ 
ਸਨ ਕਿ ਇਨਕਲਾਬ ਆਪਣੀ ਨਿਰਣਾਇਕ ਮੇਜ਼ਿਲ 'ਤੇ ਜ਼ਰੂਰ 


ਲਲਕਾਰ _10 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਹੀ ਹਥਿਆਰਬੰਦ ਅਤੇ ਹਿੰਸਕ ਹੋਵੇਗਾ , ਪਰ ਮਜ਼ਦੂਰਾਂ-ਕਿਸਾਨਾਂ- 
ਨੌਜਵਾਨਾਂ-ਵਿਦਿਆਰਥੀਆਂ ਦੀ ਖੁਲੀਆਂ ਜਨਤਕ ਜਥੇਬਦੀਆਂ 
ਬਣਾਏ ਬਿਨਾਂ ਅਤੇ ਵਿਆਪਕ ਲੋਕ ਲਹਿਰਾਂ ਤੋਂ` ਬਿਨਾ 
ਪਹੁੰਚਾਇਆ ਹੀ ਨਹੀਂ ਜਾ ਸਕਦਾ । ਇਸ ਵਿਚਾਰ ਦਾ ਸ਼ੁਰੂਆਤੀ 
ਪ੍ਰਗਟਾਵਾ ਸਾਨੂੰ ਨੌਜਵਾਨ ਭਾਰਤ ਸਭਾ” ਦੇ ਗਠਨ ਵਿੱਚ ਦੇਖਣ 
ਨੂੰ ਮਿਲਦਾ ਹੈ ਅਤੇ ਜੇਲ੍ਹ ਜੀਵਨ ਦੇ ਆਖਰੀ ਸਾਲ ਤੌਕ 
ਮਾਰਕਸਵਾਦ-ਲੈਨਿਨਵਾਦ ਦੇ ਡੂੰਘੇ ਅਧਿਐਨ (ਜਿਸਦਾ ਸਬੂਤ 
ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਨੋਟਸ ਹਨ) ਦੇ ਬਾਅਦ ਭਗਤ 
ਸਿੰਘ ਇਸ ਸੋਚ 'ਤੇ ਪੂਰੀ ਤਰ੍ਹਾਂ ਦ੍ਰਿੜ ਹੋ ਚੁਕੇ ਸਨ । 19 ਅਕਤੂਬਰ 
1929 ਨੂੰ ਪੰਜਾਬ ਵਿਦਿਆਰਥੀ ਸੰਘ, ਲਾਹੌਰ ਦੇ ਦੂਜੇ 
ਲਿਖਿਆ ਸੀ :“ਇਸ ਸਮੇਂ ਅਸੀਂ ਨੌਜਵਾਨਾਂ ਨੂੰ ਬੈਬ ਅਤੇ ਪਿਸਤੌਲ 
ਚੁਕਣ ਦੀ ਸਲਾਹ ਨਹੀਂ ਦੇ ਸਕਦੇ । ਵਿਦਿਆਰਥੀਆਂ ਦੇ ਕਰਨ 
ਲਈ ਇਸ ਤੋਂ ਵੀ ਜ਼ਿਆਦਾ ਵੱਡੇ ਕੈਮ ਹਨ।.... ਫੈਕਟਰੀਆਂ 
ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁਂਗੀਆਂ ਅਤੇ ਪੱਡੂ 
ਝੋਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ 
ਹਰ ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ 
ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ ਜਿਸ ਵਿੱਚ ਇਨਸਾਨ 
ਹੌਥੋਂ ਇਨਸਾਨ ਦੀ ਲੋਟ ਅਸੈਭਵ ਹੋ ਜਾਵੇਗੀ ।” ਫਰਵਰੀ 1931 
ਦੇ ਆਪਣੇ ਇਤਿਹਾਸਕ ਮਸੌਦਾ ਦਸਤਾਵੇਜ਼ ਵਿੱਚ ਭਗਤ ਸਿੰਘ 
ਨੇ ਸਪੋਸ਼ਟ ਕਿਹਾ ਸੀ: “ਦਹਿਸ਼ਤਗਰਦੀ ਸਾਡੇ ਸਮਾਜ ਵਿੱਚ 
ਇਨਕਲਾਬੀ ਚਿੰਤਨ ਦੀ ਪਕੜ ਦੀ ਘਾਟ ਦਾ ਪ੍ਰਗਟਾਵਾ ਹੈ ਜਾਂ 
ਇੰਕ ਪਛਤਾਵਾ ਹੈ। ਇਸੇ ਤਰਾਂ ਇਹ ਆਪਣੀ ਅਸਫਲਤਾ ਨੂੰ 
ਸਵੀਕਾਰ ਕਰਨਾ ਵੀ ਹੈ।....ਦਹਿਸ਼ਤਗਰਦੀ ਵੱਧ ਤੋਂ ਵੌਧ 
ਸਾਮਰਾਜਵਾਦੀ ਸ਼ਕਤੀਆਂ ਨੂੰ ਸਮਝੋਤੇ ਲਈ ਮਜਬੂਰ ਕਰ ਸਕਦਾ 
ਹੈ, ਅਜਿਹੇ ਸਮਝੋਤੇ, ਸਾਡੇ ਉਦੇਸ਼-- ਪੂਰੀ ਅਜ਼ਾਦੀ ਤੋਂ ਹਮੇਸ਼ਾਂ 
ਹੀ ਕਿਤੇ ਦੂਰ ਰਹਿਣਗੇ। ਇਸ ਤਰਾਂ ਦਹਿਸ਼ਤਗਰਦੀ, ਇੰਕ 
ਸਮਝੋਤਾ, ਸੁਧਾਰਾਂ ਦੀ ਇੰਕ ਕਿਸ਼ਤ ਨਿਚੋੜ ਕੇ ਲਿਆ ਸਕਦਾ ਹੈ 
ਅਤੇ ਇਸੇ ਨੂੰ ਪ੍ਰਾਪਤ ਕਰਨ ਲਈ ਗਾਂਧੀਵਾਦ ਜ਼ੋਰ ਲਾ ਰਿਹਾ ਹੈ। 
ਉਹ ਚਾਹੁੰਦਾ ਹੈ ਕਿ ਦਿੱਲੀ ਦਾ ਸ਼ਾਸਨ ਗੋਰੇ ਹੌਥਾਂ 'ਚੋਂ ਭੂਰੇ ਹੌਥਾਂ 
ਵਿੱਚ ਆ ਜਾਵੇ । ਇਹ ਲੋਕਾਂ ਦੇ ਜੀਵਨ ਤੋਂ ਦੂਰ ਹੈ ਅਤੇ ਇਹਨਾਂ 
ਦੇ ਗੋਦੀ 'ਤੇ ਬੈਠਦੇ ਹੀ ਜ਼ਾਲਮ ਬਣ ਜਾਣ ਦੀਆਂ ਵਧੇਰੇ 
ਸੈਭਾਵਨਾਵਾਂ ਹਨ !” ਸਪੋਸ਼ਟ ਹੈ ਕਿ ਆਪਣੀ ਵਿਚਾਰ ਯਾਤਰਾ 
ਦੇ ਆਖਰੀ ਪੜਾਅ ਤੌਕ ਪਹੁੰਚਦੇ-ਪਹੁੰਚਦੇ ਭਗਤ ਸਿੰਘ ਕਾਂਗਰਸ 
ਅਤੇ ਗਾਂਧੀਵਾਦ ਦੇ ਅਸਲੀ ਚਰਿਤਰ ਦੀ ਪਹਿਚਾਣ ਕਰਨ ਦੇ 
ਨਾਲ-ਨਾਲ ਇਨਕਲਾਬੀ ਦਹਿਸ਼ਤਗਰਦੀ ਦੀਆਂ ਸੀਮਾਵਾਂ ਨੂੰ 
ਵੀ ਸਮਝਣ ਲਗੇ ਸਨ ਅਤੇ ਜਿਵੇਂ ਕਿ ਫਰਵਰੀ 1931 ਦੇ ਮਸੌਦਾ 
ਦਸਤਾਵੇਜ ਤੋਂ ਸਪਸ਼ਟ ਹੋ ਜਾਂਦਾ ਹੈ, ਉਹ ਮਹਾਨ ਦਿਮਾਗ 
ਆਪਣੀਆਂ ਅਤਿੰਮ ਘੜੀਆਂ ਵਿੱਚ ਇਕ ਲੋਕ-ਇਨਕਲਾਬ 
ਦੀ ਤਿਆਰੀ ਅਤੇ ਉਸਦੇ ਨਾਲ ਜੁੜੇ ਸਵਾਲਾਂ ਦੇ ਹੌਲ ਲਈ 
ਗੀਭੀਰ ਰੂਪ ਨਾਲ ਜੂਝ ਰਿਹਾ ਸੀ। 


ਭਗਤ ਸਿੰਘ ਕੌਮੀ ਮੁਕਤੀ ਲਹਿਰ ਵਿੰਚ ਸਰਮਾਏਦਾਰ 
ਜਮਾਤ ਦੀ ਸ਼ਮੂਲੀਅਤ ਨੂੰ ਜਿੱਥੇ ਆਲਸ ਨਾਲ ਭਰਿਆ ਹੋਇਆ 
ਅਤੇ ਅਤ ਵਿੱਚ ਸਮਝੋਤੇ 'ਤੇ ਹੀ ਪਹੁੰਚਣ ਵਾਲਾ ਮਨਦੇ ਸਨ, 
ਉਥੇ ਹੀ ਅਧਿਐਨ ਅਤੇ ਤਜਰਬੇ ਨੇ ਉਹਨਾਂ ਨੂੰ ਮਜ਼ਦੂਰਾਂ-ਕਿਸਾਨਾਂ 
ਦੀ ਅਗਵਾਈ ਦੀ ਲੈਨਿਨਵਾਦੀ ਧਾਰਨਾ ਤੌਕ ਪਹੁੰਚਾ ਦਿੱਤਾ 
ਸੀ, ਜਿਸਦੇ ਅਨੁਸਾਰ ਕੌਮੀ ਜਾਂ ਸਮਾਜਵਾਦੀ ਇਨਕਲਾਬਾਂ ਵਿੱਚ 
ਮਜ਼ਦੂਰ ਜਮਾਤ ਦੀ ਅਗਵਾਈ ਅਤੇ ਉਨਾਂ ਦੀ ਕਰੀਬੀ ਸਹਾਇਕ 
ਦੇ ਰੂਪ ਵਿੱਚ ਕਿਸਾਨਾਂ ਦੀ ਮੌਜੂਦਗੀ ਹੀ ਉਨ੍ਹਾਂ ਦੀ ਸਫਲਤਾ ਦੀ 
ਗਾਰੋਟੀ ਹੋ ਸਕਦੀ ਹੈ। ਉਹਨਾਂ ਨੇ ਇਹ ਸਪੌਸ਼ਟ ਲਿਖਿਆ ਸੀ, 
“ਇਨਕਲਾਬ ਕੌਮੀ ਹੋਵੇ ਜਾਂ ਸਮਾਜਵਾਦੀ, ਜਿਨ੍ਹਾਂ ਸ਼ਕਤੀਆਂ 
`ਤੇ ਅਸੀਂ ਨਿਰਭਰ ਹੋ ਸਕਦੇ ਹਾਂ,ਉਹ ਹਨ ਕਿਸਾਨ ਤੇ ਮਜ਼ਦੂਰ।” 
ਆਪਣੇ ਉਪਰੋਕਤ ਇਤਿਹਾਸਕ ਦਸਤਾਵੇਜ਼ ਵਿਚ ਭਗਤ ਸਿੰਘ 
ਨੇ ਨੌਜਵਾਨ ਰਾਜਨੀਤਿਕ ਕਾਰਕੁਨਾਂ ਨੂੰ ਸਲਾਹ ਦਿੱਤੀ ਹੈ ਕਿ 
ਉਹ ਮਾਰਕਸ ਅਤੇ ਲੈਨਿਨ ਦੀਆਂ ਲਿਖਤਾਂ ਪੜ੍ਹਨ, ਉਨ੍ਹਾਂ ਦੀਆਂ 
ਜਾਣ, ਮਜ਼ਦੂਰਾਂ-ਕਿਸਾਨਾਂ ਅਤੇ ਸਿਖਿਅਤ ਮੋਧਵਰਗੀ ਨੌਜਵਾਨਾਂ 
ਵਿੱਚ ਕੰਮ ਕਰਨ, ਉਨ੍ਹਾਂ ਨੂੰ ਰਾਜਨੀਤਿਕ ਦ੍ਰਿਸ਼ਟੀ ਤੋਂ ਸਿੱਖਿਅਤ 
ਕਰਨ, ਉਨ੍ਹਾਂ ਵਿਚ ਜਮਾਤੀ ਚੇਤਨਾ ਪੈਦਾ ਕਰਨ ਉਨਾਂ ਨੂੰ ਜਥੇਬਦ 
ਕਰਨ ਆਦਿ।ਮਹੌਤਵਪੂਰਨ ਗੌਲ ਇਹ ਹੈ ਕਿ ਇਸ ਦਸਤਾਵੇਜ਼ 
ਵਿੱਚ ਇੰਕ ਕਮਿਉਨਿਸਟ ਪਾਰਟੀ ਦੇ ਨਿਰਮਾਣ ਦੀ ਜ਼ਰੂਰਤ 'ਤੇ 
ਜ਼ੋਰ ਦਿੱਤਾ ਗਿਆ ਹੈ ਜੋ ਮੋਖ ਰੂਪ ਵਿੱਚ ਪੇਸ਼ੇਵਰ ਇਨਕਲਾਬੀਆਂ- 
ਅਜਿਹੇ ਕੁਲ-ਵਕਤੀ ਕਾਰਕੁਨਾਂ `ਤੇ ਨਿਰਭਰ ਹੋਵੇ ਜਿਨ੍ਹਾਂ ਦੀ 
ਇਨਕਲਾਬ ਤੋਂ ਸਿਵਾ ਕੋਈ ਹੋਰ ਇੰਛਾ ਹੀ ਨਾ ਹੋਵੇ, ਨਾ ਹੀ 
ਜੀਵਨ ਦਾ ਕੋਈ ਹੋਰ ਉਦੇਸ਼ । 

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੌਮੀ ਜਮਹੂਰੀ 
ਇਨਕਲਾਬ ਨੂੰ ਸਮਾਜਵਾਦ ਲਈ ਸੈਘਰਸ਼ ਦੇ ਉਦੇਸ਼ ਦੀ ਦਿਸ਼ਾ 
ਦੀ ਯਾਤਰਾ ਵਿਚਲਾ ਇਕ ਪੜਾਅ ਮੋਨਦੇ ਸਨ, ਉਹ ਪ੍ਰੈਲੇਤਾਰੀ 
ਇਨਕਾਲਬ ਦੇ ਹੌਕ ਵਿਚ ਸਨ ਅਤੇ ਬਸਤੀਵਾਦ ਦੇ ਵਿਰੋਧ 
ਸੰਘਰਸ਼ ਨੂੰ ਸਾਮਰਾਜਵਾਦ ਦੇ ਸੈਸਾਰ ਪ੍ਰਬੋਧ ਦੇ ਵਿਰੋਧ ਸੈਘਰਸ਼ 
ਦਾ ਇੰਕ ਅਗ ਮੈਨਦੇ ਸਨ। ਉਹ ਸਿਰਫ ਕੌਮੀ ਇਨਕਲਾਬੀ ਨਾ 
ਹੋ ਕੇ ਇੰਕ ਦ੍ਿੜ ਔਤਰ-ਰਾਸ਼ਟਰਵਾਦੀ ਸਨ। ਭਾਸ਼ਾਈ- 
ਜਾਤੀਗਤ-ਧਾਰਮਿਕ ਸੈਕੀਰਣਤਾ ਤੋਂ ਉਹ ਪੂਰੀ ਤਰ੍ਹਾਂ ਅਜ਼ਾਦ 
ਸਨ ਅਤੇ ਰਹੌਸਵਾਦ ਤੇ ਕਿਸਮਤਵਾਦ ਦੀ ਦਿਮਾਗੀ ਗੁਲਾਮੀ 
ਤੋਂ ਛੋਂਟਕਾਰਾ ਪਾ ਚੁਕੇ ਸਨ । ਭਗਤ ਸਿੰਘ ਦੀ ਨਾਸਤਿਕਤਾ ਇੰਕ 
ਸੋਚੇ ਵਿਗਿਆਨਕ ਭੌਤਿਕਵਾਦੀ ਦੀ ਨਾਸਤਿਕਤਾ ਸੀ। 

ਇਸ ਪੂਰੀ ਚਰਚਾ ਦਾ ਉਦੇਸ਼ ਭਗਤ ਸਿੰਘ ਦੇ ਚਿੰਤਨ 
ਦੇ ਉਨ੍ਹਾਂ ਪੌਖਾਂ ਨੂੰ ਸਾਹਮਣੇ ਲਿਆਉਣਾ ਹੈ ਜੋ ਔਜ ਦੇ ਸਮੇਂ ਵਿਚ 
ਵੀ ਸਾਡੇ ਲਈ ਪ੍ਰਸੈਗਿਕ ਹਨ। ਅਸੀਂ ਇਹ ਨਹੀਂ ਕਹਿੰਦੇ ਕਿ 
ਭਗਤ ਸਿੰਘ ਦੁਆਰਾ ਸੁਝਾਇਆ ਗਿਆ ਇਨਕਲਾਬ ਦਾ ਰਾਹ 
ਅਜ ਸਾਡੇ ਲਈ ਪੂਰੀ ਤਰ੍ਹਾਂ ਪ੍ਰਸੈਗਿਕ ਹੈ ।ਉਦੋਂ ਤੋਂ ਹੁਣ ਤੌਕ ਦੇਸ਼ 
ਦੇ ਉਤਪਾਦਨ ਸੈਬਧਾਂ, ਸਮਾਜਿਕ-ਆਰਥਿਕ ਸੈਰਚਨਾ, ਰਾਜਸੋਤਾ 
ਦੇ ਚਰਿੰਤਰ ਅਤੇ ਕਾਰਜ-ਪ੍ਰਣਾਲੀ ਤੇ ਸਾਮਰਾਜਵਾਦ ਦੇ ਚਰਿਤਰ 


ਲਲਕਾਰ _]] ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਅਤੇ ਕਾਰਜਪ੍ਣਾਲੀ ਵਿੱਚ ਮਹੌਤਵਪੂਰਨ ਪ੍ਰੀਵਰਤਨ ਆਏ ਹਨ, 
ਪਰ ਔਜ ਦੇ ਇਨਕਲਾਬ ਦੇ ਨੌਜਵਾਨ ਦਸਤਿਆਂ ਲਈ ਵੀ 
ਭਗਤ ਸਿੰਘ ਦੇ ਚਿੰਤਨ ਦੇ ਕੁਝ ਪੋਖ ਬੇਹੋਦ ਪ੍ਰਸੰਗਿਕ ਹਨ। ਇਨ੍ਹਾਂ 
ਨੂੰ ਜੇ ਲੜੀਬੋਧ ਦੌਸਣਾ ਹੋਵੇ ਤਾਂ ਇਸ ਤਰਾਂ ਕਹਿ ਸਕਦੇ ਹਾਂ: (1) 
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਲਗਾਤਾਰ ਵਿਕਾਸਸ਼ੀਲ 
ਢੰਗ, (2) ਸਾਮਰਾਜਵਾਦ ਦੇ ਵਿਰੋਧ ਜਾਰੀ ਸੈਸਾਰ-ਇਤਿਹਾਸਕ 
ਯੁਧ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ, (3) ਕੌਮੀ ਮੁਕਤੀ ਲਹਿਰ ਨੂੰ 
ਸਾਮਰਾਜਵਾਦੀ ਸੈਸਾਰ ਢਾਂਚੇ ਦੇ ਵਿਰੈਧ ਸੈਘਰਸ਼ ਦਾ ਅਗ ਮਨਣ 
ਅਤੇ ਸਮਾਜਵਾਦੀ ਇਨਕਲਾਬ ਦੀ ਪਹਿਲੀ ਮੋਜ਼ਿਲ ਮਨਣ ਦਾ 
ਉਨ੍ਹਾਂ ਦਾ ਨਜ਼ਰੀਆ (4) ਕਾਂਗਰਸ ਅਤੇ ਗਾਂਧੀ ਦੇ ਜਮਾਤੀ 
ਚਰਿਤਰ ਦਾ ਦਵੈਦਾਤਮਕ ਮੋਲਅਕਣ ਅਤੇ ਕਾਂਗਰਸੀ ਅਗਵਾਈ 
ਵਾਲੀ ਕੌਮੀ ਲਹਿਰ ਦੀ ਮੁਖ ਧਾਰਾ ਦੀ ਤਰਕਸੈਗਤ ਹੋਣੀ ਦਾ 
ਸਹੀ ਪੂਰਵ-ਅਨੁਮਾਨ, (5) ਇਨਕਲਾਬੀ ਦਹਿਸ਼ਤਗਰਦੀ ਦੇ 
ਲੀਹ 'ਤੇ ਜ਼ੋਰ ਦੇਣਾ, ਮਜ਼ਦੂਰਾਂ ਕਿਸਾਨਾਂ ਨੂੰ ਇਨਕਲਾਬ ਦੀ ਮੁੱਖ 
ਸ਼ਕਤੀ ਮੈਨਦੇ ਹੋਏ ਉਨ੍ਹਾਂ ਨੂੰ ਜਥੇਬਦ ਕਰਨ 'ਤੇ ਜ਼ੋਰ ਦੇਣਾ ਅਤੇ 
ਇੰਕ ਪ੍ਰੋਲੇਤਾਰੀ ਇਨਕਲਾਬ ਨੂੰ ਜ਼ਰੂਰੀ ਦੌਂਸਣਾ (6) ਇੰਕ 
ਇਨਕਲਾਬੀ ਕਮਿਊਨਿਸਟ ਪਾਰਟੀ ਦੇ ਲੈਨਿਨਵਾਦੀ ਸੈਕਲਪ 
ਨੂੰ ਸਵੀਕਾਰਨਾ ਅਤੇ ਉਸਦੇ ਨਿਰਮਾਣ ਨੂੰ ਜ਼ਰੂਰੀ ਦੌਸਣਾ (7) 
ਧਾਰਮਿਕ-ਜਾਤੀਗਤ-ਭਾਸ਼ਾਈ ਕੋਟੜਤਾ ਦਾ ਵਿਰੋਧ ਕਰਨਾ 
ਆਦਿ। 

ਇਸੇ ਕਰਕੇ ਸਾਡਾ ਮੈਨਣਾ ਹੈ ਕਿ ਇੱਕੀਵੀਂ ਸਦੀ ਵਿੱਚ 
ਭਗਤ ਸਿੰਘ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ 
ਤੌਕ ਪਹੁੰਚਾਉਣ ਦਾ ਉਪਰਾਲਾ ਇੰਕ ਫੋਂਲੀ ਹੋਈ ਇਨਕਲਾਬੀ 
ਪ੍ਰੰਪਰਾ ਨੂੰ ਮੁੜ ਯਾਦ ਕਰਨਾ ਹੀ ਨਹੀਂ ਹੈ। ਭਗਤ ਸਿੰਘ ਦਾ 
ਚਿੰਤਨ ਕੇਵਲ ਪ੍ਰੰਪਰਾ ਅਤੇ ਤਬਦੀਲੀ ਦੇ ਦਵੰਦ ਦਾ ਜਿਉਂਦਾ- 
ਜਾਗਦਾ ਰੂਪ ਹੈ ਅਤੇ ਔਜ, ਜਦੋਂ ਨਵੀਆਂ ਇਨਕਲਾਬੀ 
ਸ਼ਕਤੀਆਂ ਨੇ ਇੰਕ ਵਾਰ ਫਿਰ ਜਥੇਬੋਦ ਹੋ ਕੇ ਸਾਮਰਾਜਵਾਦ 
ਅਤੇ ਦੇਸੀ ਪੂੰਜੀਵਾਦ ਦੇ ਵਿਰੌਂਧ ਸੈਘਰਸ਼ ਦੀ ਦਿਸ਼ਾ ਅਤੇ ਰਾਹ 
ਖੋਜਣਾ ਹੈ, ਜਦੋਂ ਇਕ ਵਾਰ ਫਿਰ ਨਵੇਂ ਸਮਾਜਵਾਦੀ ਇਨਕਲਾਬ 
ਦੀ ਯੋਂਧਨੀਤੀ ਅਤੇ ਆਮ ਦਾਅਪੇਚ ਵਿਕਸਤ ਕਰਨ ਦੀ 
ਜ਼ਿੰਮੇਵਾਰੀ ਸਾਡੇ ਸਾਹਮਣੇ ਹੈ ਤਾਂ ਭਗਤ ਸਿੰਘ ਦੀ ਵਿਚਾਰ- 
ਪ੍ਰਕਿਰਿਆ ਅਤੇ ਉਸਦੇ ਸਿੱਟਿਆਂ ਤੋਂ ਸਾਨੂੰ ਬਹੁਮੁਂ ਲੀਆਂ 
ਸਿਖਿਆਵਾਂ ਮਿਲ ਸਕਦੀਆਂ ਹਨ। 

ਪ੍ਰੰਪਰਾ ਕਦੀ ਵੀ ਉਂਗਲੀ ਫੜਕੇ ਭਵਿੱਖ ਤੌਕ ਨਹੀਂ 
ਪਹੁੰਚਦੀ । ਉਹ ਇੰਕ ਦਿਸ਼ਾ ਦਿੰਦੀ ਹੈ, ਪਰ ਸ਼ਰਤ ਇਹ ਹੈ ਕਿ 
ਅਸੀਂ ਅਲੋਚਨਾਤਮਕ ਸੂਝ ਨਾਲ ਇਤਿਹਾਸ ਦਾ ਅਧਿਐਨ ਕਰੀਏ 
ਤੇ ਆਪਣੀ ਪ੍ਰੰਪਰਾ ਦੀ ਪਹਿਚਾਣ ਕਰੀਏ। ਪ੍ਰਾਚੀਨ ਸਮੇਂ ਦੇ 
ਲੋਕਾਇਤ ਦਰਸ਼ਨ, ਬੁਧ ਦਰਸ਼ਨ ਅਤੇ ਸਾਂਖਯ ਆਦਿ ਦੀ 
ਭੌਤਿਕਵਾਦੀ ਚਿੰਤਨ ਪ੍ਰੰਪਰਾ ਸਾਡੀ ਵਿਰਾਸਤ ਹੈ। ਮੌਧਯੁਗੀ 
ਨਿਰਗੁਣ ਭਗਤੀ ਐਦੋਲਨ ਦੀ ਪ੍ਰੰਪਰਾ ਸਾਡੀ ਵਿਰਾਸਤ ਹੈ। 


ਆਧੁਨਿਕ ਯੁੱਗ ਵਿੱਚ ਰਾਧਾਮੋਹਨ ਗੋਕੁਲਜੀ, ਰਾਹੁਲ 
ਸਾਂਕਰਤਾਇਨ ਅਤੇ ਭਗਤ ਸਿੰਘ ਦੀ ਵਿਕਾਸਸ਼ੀਲ ਵਿਗਿਆਨਕ 
ਭੌਤਿਕਵਾਦੀ ਚਿੰਤਨ ਪ੍ਰੰਪਰਾ ਵੀ ਸਾਡੀ ਵਿਰਾਸਤ ਹੈ ਅਤੇ ਸਾਡੀ 
ਇਹ ਵਿਰਾਸਤ ਬਹੁਤ ਅਮੀਰ ਹੈ। ਅਸੀਂ ਤਾਂ ਇੱਥੇ ਕੇਵਲ ਕੁਝ 
ਜਾਣੇਂ-ਪਹਿਚਾਣੇ ਨਾਵਾਂ ਦਾ ਹੀ ਜ਼ਿਕਰ ਕਰ ਰਹੇ ਹਾਂ। ਪੂਰੀ 
ਦੁਨੀਆ ਦੇ ਨਾਲ ਹੀ, ਆਪਣੇ ਦੇਸ਼ ਦੀ ਇਸ ਇਨਕਲਾਬੀ 
ਵਿਰਾਸਤ ਨੂੰ ਮੁੜ ਯਾਦ ਕਰਨਾ ਔਜ ਦੇ ਪ੍ਰਲੇਤਾਰੀ ਪੁਨਰ- 
ਜਾਗਰਣ ਅਤੇ ਪ੍ਰਬੋਧਨ ਲਈ ਜ਼ਰੂਰੀ ਕਾਰਜ ਹੈ ।ਇਤਿਹਾਸ ਕੋਈ 
ਜੜ੍ਹ-ਵਸਤੂ ਨਹੀਂ ਹੁੰਦੀ । ਜਦੋਂ ਵੀ ਭਵਿੱਖ ਨਿਰਮਾਣ ਦਾ ਨਵਾਂ 
ਕਾਰਜ ਸਾਹਮਣੇ ਆਉਂਦਾ ਹੈ, ਜਦੋਂ ਵੀ ਨਵੇਂ ਸਿਰੇ ਤੋਂ ਮੁਕਤੀ ਦੇ 
ਪ੍ਰਾਜੈਕਟਾਂ ਦਾ ਨਿਰਮਾਣ ਕਰਨਾ ਹੁੰਦਾ ਹੈ ਤਾਂ ਇੰਕ ਵਾਰ ਫਿਰ 
ਇਤਿਹਾਸ ਦੀ ਖੋਜ ਕਰਨੀ ਹੁੰਦੀ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ 
ਸਾਥੀਆਂ ਦੀਆਂ ਸੈਪੂਰਨ ਲਿਖਤਾਂ ਦਾ ਅਧਿਐਨ ਔਜ ਇਸੇ ਕਾਰਨ 
ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਜੋ ਲੋਕ ਮੁਕਤੀ ਦੇ ਨਵੇਂ ਪ੍ਰਾਜੈਕਟ 
ਸੈਕਲਪ ਹਨ। ਇਨ੍ਹਾਂ ਪੋਤਰਾਂ ਅਤੇ ਦਸਤਾਵੇਜ਼ਾਂ ਦਾ ਅਧਿਐਨ 
ਕਰਦੇ ਹੋਏ ਇੰਕ ਗੋਲ ਦਾ ਧਿਆਨ ਰੌਖਣਾ ਬਹੁਤ ਜ਼ਰੂਰੀ ਹੈ ਕਿ 
ਇਨ੍ਹਾਂ ਦਾ ਅਧਿਐਨ ਸਮਾਂ-ਸਥਿਤੀਆਂ ਨੂੰ ਧਿਆਨ ਵਿੱਚ ਰਖਦੇ 
ਹੋਏ ਹੀ ਕਰਨਾ ਚਾਹੀਦਾ ਹੈ । ਭਗਤ ਸਿੰਘ ਨੂੰ ਹਾਲਾਤਾਂ ਨੇ ਆਪਣੇ 
ਵਿਚਾਰਾਂ ਨੂੰ ਸਥਿਰ-ਸੁਨਿਸ਼ਚਿਤ ਕਰਨ ਦਾ ਸਮਾਂ ਹੀ ਨਹੀਂ ਦਿੱਤਾ। 
ਉਨਾਂ ਦਾ ਸਾਰਾ ਚਿੰਤਨ ਇੰਕ ਤੂਫ਼ਾਨੀ ਗਤੀ ਵਾਲੀ ਵਿਚਾਰ- 
ਯਾਤਰਾ ਹੈ, ਜਿਸ ਵਿੱਚ ਇਨਕਲਾਬੀ ਜੀਵਨ ਦੇ ਤਜ਼ਰਬਿਆਂ ਦੇ 
ਨਿਚੋੜ ਅਤੇ ਦਰਸ਼ਨ , ਸਾਹਿਤ, ਇਨਕਲਾਬ ਦੇ ਇਤਿਹਾਸ ਆਦਿ 
ਦੇ ਬਹੁਤ ਤੇਜ਼ੀ ਨਾਲ ਅਧਿਐਨ ਦੇ ਬਾਅਦ, ਲਗਾਤਾਰ ਬਹੁਤ 
ਤੇਜ਼ ਗਤੀ ਨਾਲ ਪ੍ਰੀਵਰਤਨ ਆਉਂਦੇ ਗਏ ਹਨ।ਉਹ ਲਗਾਤਾਰ 
ਵੱਧ-ਤੋਂ-ਵੱਧ ਵਿਗਿਆਨਕ ਦ੍ਰਿਸ਼ਟੀ ਦੀ ਪੂਰਨਤਾ ਦੀ ਦਿਸ਼ਾ 
ਵਲ ਔਗੇ ਵੱਧਦੇ ਗਏ ਹਨ । ਉਹਨਾਂ ਦਾ ਚਿੰਤਨ ਵੋਧ ਤੋਂ ਵੱਧ 
ਵਿਰੋਧਤਾਈਆਂ ਰਹਿਤ ਹੁੰਦਾ ਗਿਆ ਹੈ ਅਤੇ ਉਹਨਾਂ ਦਾ 
ਹੈ। 

ਭਗਤ ਸਿੰਘ ਨੇ ਆਪਣਾ ਪਹਿਲਾ ਲੇਖ ਪੰਜਾਬ ਦੀ 
ਭਾਸ਼ਾ ਅਤੇ ਲਿੱਪੀ ਦੀ ਸਮੌਸਿਆ ਤੇ ਸਤਾਰਾਂ ਸਾਲ ਦੀ ਉਮਰ 
ਵਿੱਚ ਲਿਖਿਆ। ਉਦੋਂ ਉਨ੍ਹਾਂ ਦਾ ਇਨਕਲਾਬੀ ਜੀਵਨ ਸ਼ੁਰੂ ਹੋ 
ਚੌਕਾ ਸੀ ਅਤੇ ਉਹ ਕਾਨ੍ਹਪੁਰ ਵਿਖੇ 'ਪ੍ਰਤਾਪ' ਵਿੱਚ ਕੇਮ ਕਰਦੇ 
ਸਨ। 1928 ਵਿੱਚ ਐਚ. ਐਸ. ਆਰ. ਏ. ਦੇ ਗਠਨ ਸਮੇਂ ਤੌਕ 
ਉਨ੍ਹਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਸਮਾਜਵਾਦ ਪ੍ਰਤੀ ਸਤਹੀ 
ਪ੍ਰਤੀਬੋਧਤਾ ਪੈਦਾ ਹੋ ਚੁਕੀ ਸੀ ਅਤੇ ਹਥਿਆਰਬੰਦ ਕਾਰਵਾਈਆਂ 
ਦੇ ਨਾਲ-ਨਾਲ ਨੌਜਵਾਨਾਂ ਦੀਆਂ ਵਿਆਪਕ ਜਨਤਕ 
ਜਥੇਬਦੀਆਂ ਅਤੇ ਲੋਕ ਲਹਿਰਾਂ ਨੂੰ ਵੀ ਉਹ ਜ਼ਰੂਰੀ ਮੈਨਣ ਲੌਗੇ 
ਸਨ। ਇਨਕਲਾਬੀ ਜੀਵਨ ਦੇ ਅਨੁਭਵਾਂ ਦਾ ਡੂੰਘਾਈ ਨਾਲ 
ਅਧਿਐਨ ਅਤੇ ਸੋਹਣ ਸਿੰਘ ਜੋਸ਼ ਤੇ ਲਾਲਾ ਛਬੀਲ ਦਾਸ ਦੇ 
ਨਾਲ ਲਗਾਤਾਰ ਸੈਪਰਕ-ਚਰਚਾ ਨੇ ਹੋਲੀ-ਹੋਲੀ ਵਿਗਿਆਨਕ 


ਲਲਕਾਰ _]2 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਸਮਾਜਵਾਦ ਪ੍ਰਤੀ ਉਨ੍ਹਾਂ ਦੀ ਸਮਝਦਾਰੀ ਨੂੰ ਹੋਰ ਮਜ਼ਬੂਤ ਬਣਾਉਣ 
ਦਾ ਕੰਮ ਕੀਤਾ।ਕਾਨ੍ਰਪੁਰ-ਪ੍ਰਵਾਸ ਦੌਰਾਨ ਰਾਧਾਮੋਹਨ ਗੋਕੁਲਜੀ 
ਅਤੇ ਸੌਤਿਅਭਗਤ ਆਦਿ ਦੇ ਵਿਚਾਰਾਂ ਨੇ ਅਤੇ ਉਥੋਂ ਦੇ ਮਜ਼ਦੂਰ 
ਅੰਦੋਲਨ ਨੇ ਵੀ ਮੌਧਵਰਗੀ ਹਥਿਆਰਬੈਦ ਇਨਕਲਾਬਵਾਦ ਨੂੰ 
ਮਜ਼ਦੂਰ ਇਨਕਲਾਬ ਦੀ ਸਮਝ ਦੀ ਦਿਸ਼ਾ ਵੇਲ ਮੋੜਨ ਵਿੱਚ 
ਮਹੌਤਵਪੂਰਨ ਭੂਮਿਕਾ ਨਿਭਾਈ । ਜੇਲ੍ਹ ਵਿੱਚ ਕਾਫੀ ਸੈਘਰਸ਼ ਤੋਂ 
ਬਾਅਦ ਪੜ੍ਹਨ-ਲਿਖਣ ਦੀ ਸਹੂਲਤ ਭਗਤ ਸਿੰਘ ਨੂੰ ਸਿਤਬਰ 
1929 ਵਿੱਚ ਮਿਲੀ । ਉਸਦੇ ਬਾਅਦ, ਮੁਕੋਦਮੇ ਦੇ ਬਿਆਨਾਂ ਦੀ 
ਤਿਆਰੀ, ਜੇਲ੍ਹ ਦੇ ਬਾਹਰ ਸਾਥੀਆਂ ਨਾਲ ਸੈਪਰਕ-ਚਰਚਾ ਅਤੇ 
ਲੰਬੀ ਭੋਖ-ਹੜਤਾਲ ਤੋਂ ਇਲਾਵਾ ਭਗਤ ਸਿੰਘ ਨੇ ਆਪਣਾ 
ਸਾਰਾ ਸਮਾਂ ਗਹਿਰਾਈ ਨਾਲ ਅਧਿਐਨ ਅਤੇ ਲਿਖਣ `ਤੇ ਹੀ 
ਖਰਚ ਕੀਤਾ । ਜੇਲ ਡਾਇਰੀ ਦੇ ਸਾਹਮਣੇ ਆਉਣ ਤੋਂ ਬਾਅਦ 
ਇਹ ਸਪਸ਼ਟ ਹੋ ਗਿਆ ਹੈ ਕਿ ਇਸ ਅਧਿਐਨ ਦਾ ਦਾਇਰਾ 
ਬੇਹੋਦ ਵਿਸ਼ਾਲ ਸੀ, ਪਰ ਇਸ ਵਿੱਚ ਵੀ ਇਨਕਲਾਬਾਂ ਦੇ 
ਇਤਿਹਾਸ, ਮਹੌਤਵ ਪੂਰਨ ਮਾਰਕਸਵਾਦੀ ਕਲਾਸਿਕਸ ਅਤੇ 
ਦਰਸ਼ਨ ਦਾ ਉਹਨਾਂ ਨੇ ਸਭ ਤੋਂ ਵੋਧ ਅਧਿਐਨ ਕੀਤਾ। ਡਾਇਰੀ 
ਦੇ ਨੋਟਸ ਤੋਂ ਪਤਾ ਲੌਗਦਾ ਹੈ ਕਿ ਇਹ ਅਧਿਐਨ ਕਿੰਨਾ ਡੂੰਘਾਈ 
ਨਾਲ ਕੀਤਾ ਗਿਆ ਸੀ। ਧਿਆਨਦੇਣ ਯੋਗ ਹੈ ਕਿ 23 ਮਾਰਚ 
1931 ਤੌਕ ਜਾਰੀ ਇਸ ਅਧਿਐਨ ਸਿਲਸਿਲੇ ਦਾ ਸਮਾਂ ਕੇਵਲ 
ਡੇਢ ਸਾਲਾਂ ਦਾ ਹੀ ਸੀ।ਇਸ ਥੋੜੇ ਜਿਹੇ ਸਮੇਂ ਵਿਚ ਡੂੰਘੇ ਅਧਿਐਨ 
ਨਾਲ ਭਗਤ ਸਿੰਘ ਨੇ ਜੋ ਵਿਚਾਰਕ ਪਰਿਪਕਤਾ ਹਾਸਿਲ ਕੀਤੀ, 
ਉਹ ਕਿਸੇ ਯੁਗ-ਪੁਰਸ਼ ਜਿਹੀ ਮਹਾਨ ਇਤਿਹਾਸਿਕ ਪ੍ਰਤਿਭਾ ਦੇ 
ਕਾਰਨ ਹੀ ਸੀ। ਸਿਰਫ਼ 17 ਤੋਂ 23 ਸਾਲ ਦੀ ਉਮਰ ਦੇ ਵਿੱਚ 
ਫੈਲੀ ਇਹ ਥੋੜਚਿਰੀ ਵਿਚਾਰਯਾਤਰਾ ਇਤਿਹਾਸ ਦੀ ਇਕ ਮਿਸਾਲ 
ਹੈ। ਬਸਤੀਵਾਦੀ ਭਾਰਤ ਦੇ ਪਿਛੜੇ ਸੌਭਿਆਚਾਰਕ-ਸਿੰਖਿਅਕ 
ਮਾਹੌਲ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ, ਭਗਤ ਸਿੰਘ ਦੀ ਮਹਾਨ 
ਪ੍ਰਤਿਭਾ ਦੀ ਤੁਲਨਾ ਜੇ ਨੌਜਵਾਨ ਲੈਨਿਨ ਦੀ ਪ੍ਰਤਿਭਾ ਨਾਲ 
ਕੀਤੀ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਚਮਨਲਾਲ 
ਨੇ ਭਗਤ ਸਿੰਘ ਦੇ ਸੈਪੂਰਨ ਦਸਤਾਵੇਜ਼” ਦੀ ਭੂਮਿਕਾ ਵਿੱਚ ਉਨ੍ਹਾਂ 
ਦੀ ਤੁਲਨਾ ਸਿਰਫ਼ 24 ਸਾਲ ਜਿਉਂਦੇ ਰਹਿਣ ਵਾਲੇ ਰੂਸ ਦੇ 
ਇਨਕਲਾਬੀ ਜਮਹੂਰੀ ਵਿਦਵਾਨ ਦੇਬਰੋਲਿਉਬੋਵ ਨਾਲ ਠੀਕ 
ਹੀ ਕੀਤੀ ਹੈ। 

ਅਧਿਐਨ ਅਤੇ ਚਿੰਤਨ ਦੇ ਇਸ ਅਤਿ ਸੈਖੇਪ, ਘਣੇ 
ਅਤੇ ਤੇਜ਼ ਵਕਫ਼ੇ ਨੂੰ ਦੇਖਦੇ ਹੋਏ ਇਹ ਸੁਭਾਵਿਕ ਹੀ ਹੈ ਕਿ ਭਗਤ 
ਸਿੰਘ ਦੇ ਚਿੰਤਨ ਵਿੱਚ ਕੁਝ ਵਿਰੋਧਤਾਈਆਂ ਅਤੇ ਚਿੰਤਨ ਦੀ 
ਅਗਲੀ ਮੋਜ਼ਿਲ ਵਿੰਚ ਪਿਛਲੀ ਮੋਜ਼ਿਲ ਦੇ ਕੁਝ ਪ੍ਰਭਾਵ-ਪਰਛਾਵੇਂ 
ਦੇਖਣ ਨੂੰ ਮਿਲਦੇ ਹਨ। ਇਸ ਲਈ ਇਹਨਾਂ ਦਸਤਾਵੇਜਾਂ ਦਾ 
ਅਧਿਐਨ ਕਰਦੇ ਸਮੇਂ ਚਿੰਤਨ ਦੀ ਮੁਖ ਦਿਸ਼ਾ, ਮੁਖ ਉਦੇਸ਼ ਅਤੇ 
ਵਿਸ਼ਲੇਸ਼ਣ-ਢੌਗ 'ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ। ਭਗਤ 
ਸਿੰਘ ਨੂੰ ਆਪਣੀਆਂ ਧਾਰਨਾਵਾਂ ਨੂੰ ਵਿਵਸਥਿਤ ਅਤੇ 
ਵਿਸਤਾਰਤ ਕਰਨ ਦਾ ਸਮਾਂ ਹੀ ਨਹੀਂ ਮਿਲਿਆ, ਪਰ 
ਸਾਮਰਾਜਵਾਦ ਬਾਰੇ ਭਾਰਤੀ ਪੂੰਜੀਪਤੀ ਵਰਗ ਅਤੇ ਕਾਂਗਰਸ 


ਬਾਰੇ, ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੀ ਜ਼ਰੂਰਤ 
ਅਤੇ ਇਨਕਲਾਬ ਦੀ ਤਿਆਰੀ ਬਾਰੇ ਜੋ ਉਹਨਾਂ ਨੇ ਸਿਟੇ ਕੌਢੇ 
ਸਨ, ਉਹਨਾਂ ਨੂੰ ਇਤਿਹਾਸ ਨੇ ਸਹੀ ਸਿੰਧ ਕੀਤਾ। ਜ਼ਿੰਦਗੀ ਦੇ 
ਆਖਰੀ ਪੜਾਅ ਦੌਰਾਨ ਲਿਖੇ ਗਏ ਲੇਖ 'ਮੈਂ ਨਾਸਤਕ ਕਿਉਂ 
ਹਾਂ ?' (ਅਕਤੂਬਰ 1930) ਅਤੇ ਅਤਿਮ ਇਤਿਹਾਸਕ ਦਸਤਾਵੇਜ਼ 
“ਇਨਕਲਾਬੀ ਪ੍ਰੋਗਰਾਮ ਦਾ ਖਰੜਾ” (2 ਫਰਵਰੀ 1931) ਵਿੱਚ 
ਭਗਤ ਸਿੰਘ ਦਾ ਚਿੰਤਨ ਆਪਣੀ ਪਰਿਪੈਕਤਾ ਦੇ ਸਿਖਰ `ਤੇ 
ਪਹੁੰਚਿਆ ਦਿਸਦਾ ਹੈ। 

ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦੇ ਹੁਣ 
ਤੌਕ ਪ੍ਰਕਾਸ਼ਿਤ ਕੁਲ 105 ਦਸਤਾਵੇਜ਼ਾਂ ਵਿੱਚੋਂ 72 ਭਗਤ ਸਿੰਘ 
ਦੇ ਲਿਖੇ ਹੋਏ ਹਨ ਅਤੇ ਬਾਕੀ 33 ਭਗਵਤੀ ਚਰਣ ਵੋਹਰਾ, 
ਸੁਖਦੇਵ , ਬੁਟਕੇਸ਼ਵਰ ਦੌਤ , ਮਹਾਂਵੀਰ ਸਿੰਘ ਆਦਿ ਦੁਆਰਾ ਲਿਖੇ 
ਗਏ ਹਨ । ਇਸਤੋਂ ਇਹ ਵੀ ਸਪਸ਼ਟ ਹੈ ਕਿ ਇਕ ਵਿਚਾਰਕ ਅਤੇ 
ਸਿਧਾਂਤਕਾਰ ਦੇ ਰੂਪ ਵਿੰਚ, ਆਪਣੇ ਸਾਥੀਆਂ ਵਿੱਚ ਭਗਤ ਸਿੰਘ 
ਦੀ ਆਗੂ ਭੂਮਿਕਾ ਸੀ। ਵੈਸੇ ਤਾਂ ਸੁਖਦੇਵ, ਬਟੁਕੇਸ਼ਵਰ ਦੌਤ, 
ਸ਼ਿਵ ਵਰਮਾਂ, ਵਿਜੇ ਕੁਮਾਰ ਸਿਨਹਾ ਆਦਿ ਵੀ ਪ੍ਰਤਿਭਾਵਾਨ 
ਅਤੇ ਅਧਿਐਨਸ਼ੀਲ ਨੌਜਵਾਨ ਸਨ, ਪਰ ਚਿੰਤਨ ਦੇ ਖੇਤਰ ਵਿੰਚ 
ਭਗਵਤੀਚਰਣ ਵੋਹਰਾ, ਭਗਤ ਸਿੰਘ ਦੇ ਸਭ ਤੋਂ ਵਧ ਕਰੀਬ 
ਸਨ । ਵਰਣਨਯੋਗ ਹੈ ਕਿ ਭਗਤ ਸਿੰਘ ਦੇ ਨਾਲ ਡੂੰਘੀ ਵਿਚਾਰ- 
ਆਰ. ਏ. ਦਾ ਐਲਾਨਨਾਮਾ ਭਗਵਤੀ ਚਰਣ ਵੋਹਰਾ ਨੇ ਹੀ 
ਤਿਆਰ ਕੀਤਾ ਸੀ। ਉਹ ਭਗਤ ਸਿੰਘ ਦੀ ਵਿਚਾਰਯਾਤਰਾ ਦੇ 
ਨਜ਼ਦੀਕੀ ਸਹਿਯਾਤਰੀ ਸਨ। ਭਗਤ ਸਿੰਘ ਅਤੇ ਉਹਨਾਂ ਦੇ 
ਸਾਥੀਆਂ ਦੀ ਰਾਜਨੀਤਿਕ-ਵਿਚਾਰਕ ਸਮਝ 1917 ਦੇ ਰੂਸੀ 
ਮਜ਼ਦੂਰ ਇਨਕਲਾਬ ਦੀ ਤੇਜ਼ ਸੂਹੀ ਰੋਸ਼ਨੀ ਨਾਲ਼ ਰੋਸ਼ਨ ਹੋਈ 
ਸੀ। “ਯੁਗਾਂਤਰ” ਅਤੇ “ਅਨੁਸ਼ੀਲਨ” ਤੋਂ ਲੈ ਕੇ “ਹਿੰਦੁਸਤਾਨ 
ਰਿਪਬਲਿਕਨ ਐਸੋਸਿਏਸ਼ਨ” ਤੱਕ ਦੀ ਮੌਂਧਵਰਗੀ 
ਅਰਾਜਕਤਾਵਾਦੀ ਇਨਕਲਾਬੀ ਲਹਿਰ ਦੇ ਵਿਕਾਸਕ੍ਮ ਦੀ 
ਗਹਿਰਾਈ ਵਿੱਚ ਜਾਂਚ ਪੜਤਾਲ ਕਰਨ , ਮਜਦੂਰਾਂ-ਕਿਸਾਨਾਂ ਨੂੰ 
ਜੱਥੇਬਦ ਕਰਨ ਦੀ ਮਹੱਤਤਾ ਨੂੰ ਸਮਝਣ ਅਤੇ ਫੇਰ ਵਿਗਿਆਨਕ 
ਸਮਾਜਵਾਦ ਨੂੰ ਪ੍ਵਾਨ ਕਰਨ ਦੀ ਮੇਜਿਲ ਤੌਕ ਪਹੁੰਚਣ ਦੇ ਪਿਛੇ 
ਭਗਤ ਸਿੰਘ ਅਤੇ ਭਗਵਤੀਚਰਣ ਵੋਹਰਾ ਦੀ ਮਹਾਨ ਪ੍ਰਤਿਭਾ 
ਦਾ ਯੋਗਦਾਨ ਤਾਂ ਸੀ ਹੀ, ਪਰ ਨਾਲ ਹੀ, ਇਸਦੇ ਕੋਝ ਸੁਨਿਸ਼ਚਿਤ 
ਬਾਹਰਮੁਖੀ ਇਤਿਹਾਸਕ ਕਾਰਨ ਵੀ ਸਨ। ਇਸ ਵਿਚਾਰਕ 
ਵਿਕਾਸ ਦੇ ਪਿਛੇ ਗ਼ਦਰ ਪਾਰਟੀ ਦੇ ਨੇੜੇ ਦੇ ਅਤੀਤ ਦੀ ਭੂਮੀਕਾ 
ਬਹੁਤ ਮਹੌਤਵਪੂਰਣ ਸੀ। ਗ਼ਦਰ ਪਾਰਟੀ ਉਹ ਪਹਿਲੀ 
ਇਨਕਲਾਬੀ ਪਾਰਟੀ ਸੀ ਜਿਸ ਵਿੱਚ ਕਿਸਾਨਾਂ ਅਤੇ ਮਜਦੂਰਾਂ 
ਦੀ ਭੂਮਿਕਾ ਅਤੇ ਲੋਕ ਲਹਿਰਾਂ ਦੀ ਭੂਮਿਕਾ ਨੂੰ ਹਥਿਆਰਬੈਦ 
ਇਨਕਲਾਬ ਨਾਲ ਜੋੜਨ ਦੀ ਸੋਚ ਮੌਜੂਦ ਸੀ ਅਤੇ ਜੋ ਇਕ 
ਜਮਹੂਰੀ ਗਣਤਤਰ ਦੀ ਸਥਾਪਨਾ ਦਾ ਨਿਸ਼ਚਿਤ ਸੈਕਲਪ ਪੇਸ਼ 
ਕਰ ਰਹੀ ਸੀ। ਇਹ ਕੋਈ ਅਚਾਨਕ ਨਹੀਂ ਸੀ ਕਿ ਅਗੇ ਚੌਲ ਕੇ 
ਗ਼ਦਰ-ਪਾਰਟੀ ਦੇ ਜ਼ਿਆਦਾਤਰ ਇਨਕਲਾਬੀ ਕਮਿਊਨਿਸਟ 


ਲਲਕਾਰ 


5।। 58000 4800 50101 0 €00॥ 


13 ਜੁਲਾਈ-ਸਿਤੋਬਰ 2007 


੧31੧01੧੧15006001ਗ1.60।। 


ਲਹਿਰ ਵਿੱਚ ਸ਼ਾਮਲ ਹੋ ਗਏ । ਗ਼ਦਰ ਪਾਰਟੀ ਦੇ ਬਾਨੀ ਲਾਲਾ 
ਹਰਦਿਆਲ ਦੇ ਵਿਸ਼ਲੇਸ਼ਣ ਢੰਗ ਵਿੱਚ ਕਾਫ਼ੀ ਹੋਦ ਤੌਕ ਜੁਝਾਰੂ 
ਭੌਤਿਕਵਾਦੀ ਜਮਾਤੀ ਵਿਸ਼ਲੇਸ਼ਣ ਦੇ ਤੌਤ ਮੌਜੂਦ ਸਨ। ਭਗਤ 
ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਅਜੀਤ ਸਿੰਘ, ਲਾਲਾ 
ਹਰਦਿਆਲ ਅਤੇ ਕਰਤਾਰ ਸਿੰਘ ਸਰਾਭਾ ਦੀ ਇਨਕਲਾਬੀ 
ਜਮਹੂਰੀ ਪਰੈਪਰਾ ਨੂੰ ਅਗੇ ਵਧਾਇਆ ਜਿਸ ਤਰ੍ਹਾਂ ਰੂਸ ਵਿੱਚ 
ਪਲੇਖ਼ਾਨੋਵ ਅਤੇ ਵੇਰਾ ਜਾਸੂਲਿਚ ਆਦਿ ਦੀ ਪੀੜੀ ਨਰੋਦਵਾਦ 
ਦੀ ਇਨਕਲਾਬੀ ਜਮਹੂਰੀ ਵਿਰਾਸਤ ਤੋਂ ਅਗੇ ਵੌਧਕੇ ਮਾਰਕਸਵਾਦ 
ਤੌਕ ਪਹੁੰਚੀ ।ਫ਼ਰਕ ਸਿਰਫ਼ ਇਹ ਸੀ ਕਿ ਭਗਤ ਸਿੰਘ, ਭਗਵਤੀ 
ਦਾ ਮੌਕਾ ਹੀ ਨਹੀਂ ਮਿਲਿਆ। 

ਭਗਤ ਸਿੰਘ ਦੀ ਮਾਰਕਸਵਾਦ ਤੌਕ ਦੀ ਯਾਤਰਾ ਐਮ. 
ਸੀ।ਉਹਨਾਂ ਨੇ ਮਾਰਕਸਵਾਦੀ ਕਲਾਸਿਕਸ ਦਾ ਅਧਿਐਨ ਕੀਤਾ 
ਭਾਰਤੀ ਸਮਾਜ ਅਤੇ ਰਾਜਨੀਤੀ ਦਾ ਮੌਲਿਕ ਵਿਸ਼ਲੇਸ਼ਣ ਕਰਨ 
ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ ਚਾਹੇ ਕਿੰਨੀ ਵੀ ਛੋਟੀ ਅਤੇ 
ਅਣਘੜ ਕਿਉਂ ਨਾ ਹੋਵੇ, ਪਰ ਇਸਦੀ ਮੌਲਿਕਤਾ ਅਤੇ ਇਸਦੇ 
ਵਿਕਾਸ ਦੀ ਤੇਜ਼ ਰਫ਼ਤਾਰ ਸਭ ਤੋਂ ਵੱਧ ਵਰਨਣਯੋਗ ਹੈ। ਭਗਤ 
ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਦੇ ਸ਼ੁਰੂਆਤੀ 
ਕਮਿਊਨਿਸਟ ਆਗੂਆਂ ਦੀ ਤਰ੍ਹਾਂ ਸੋਵੀਅਤ ਸੈਘ ਅਤੇ 
ਬਰਤਾਨੀਆਂ ਦੀਆਂ ਕਮਿਊਨਿਸਟ ਪਾਰਟੀਆਂ ਅਤੇ 
ਕਮਿਊਨਿਸਟ ਇੰਟਰਨੈਸ਼ਨਲ ਦੇ ਦਸਤਾਵੇਜ਼ਾਂ ਵਿੱਚ ਪੇਸ਼ 
ਦੇਖਣ ਅਤੇ ਕਾਰਜ ਤੈਅ ਕਰਨ ਦੀ ਬਜਾਏ ਖੁਦ ਆਪਣੀ ਦ੍ਰਿਸ਼ਟੀ 
ਅਤੇ ਅਧਿਐਨ ਦੇ ਅਧਾਰ `ਤੇ ਬ੍ਰਿਟਿਸ਼ ਬਸਤੀਵਾਦ, ਕਾਂਗਰਸ, 
ਗਾਂਧੀ ਆਦਿ ਬਾਰੇ ਮੁਲਾਂਕਣ ਬਣਾਏ । ਪਹੁੰਚ ਦੀ ਇਹ ਮੌਲਿਕਤਾ 
ਵਿਸ਼ੇਸ਼ ਰੂਪ 'ਚ ਸਾਡੇ ਦੇਸ਼ ਵਿੱਚ ਵਰਨਣਯੋਗ ਹੈ ਜਿੱਥੇ ਵੋਡੀਆਂ 
ਪਾਰਟੀਆਂ ਅਤੇ ਅਤਰਰਾਸ਼ਟਰੀ ਲੀਡਰਸ਼ਿਪ ਦੀ ਅਨ੍ਹੀ ਨਕਲ 
ਇੰਕ ਗੈਭੀਰ ਬਿਮਾਰੀ ਦੇ ਰੂਪ ਵਿੱਚ ਮੌਜੂਦ ਰਹੀ ਹੈ। ਇਹਨਾਂ 
ਦੀ ਵਿਕਾਸ ਯਾਤਰਾ ਮਾਓ-ਜ਼ੇ-ਤੁੰਗ ਅਤੇ ਹੋ-ਚੀ-ਮਿਨ੍ਹ ਦੇ 
ਜ਼ਿਆਦਾ ਨੌੜੇ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੇ ਐਤਰਰਾਸ਼ਟਰੀ 
ਲੀਡਰਸ਼ਿਪ ਤੋਂ' ਸਿਖਦੇ ਹੋਏ ਵੀ, ਆਪਣੇ-ਆਪਣੇ ਦੇਸ਼ਾਂ ਦੀਆਂ 
ਠੋਸ ਹਾਲਤਾਂ ਦਾ ਖੁਦ ਅਧਿਐਨ ਕੀਤਾ ਅਤੇ ਇਨਕਲਾਬ ਦੀ 
ਯੋਧਨੀਤੀ, ਆਮ ਦਾਅਪੇਚ ਅਤੇ ਰਾਹ ਤੈਅ ਕੀਤੇ । ਇਹ ਸੋਚਣ 
ਦਾ ਠੋਸ ਅਧਾਰ ਹੈ ਕਿ ਜੇ ਭਗਤ ਸਿੰਘ ਜਿਉਂਦੇ ਰਹੇ ਹੁੰਦੇ ਅਤੇ 
ਉਹਨਾਂ ਨੂੰ ਆਪਣੀ ਸੋਚ ਦੇ ਅਧਾਰ 'ਤੇ ਕਮਿਊਨਿਸਟ ਪਾਰਟੀ 
ਬਣਾਉਣ ਜਾਂ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਕੇ ਉਹਨੂੰ 
ਆਪਣੀ ਸੋਚ ਦੇ ਮੁਤਾਬਿਕ ਦਿਸ਼ਾ ਦੇਣ ਦਾ ਮੌਕਾ ਮਿਲਿਆ ਹੁੰਦਾ 
ਤਾਂ ਸ਼ਾਇਦ ਇਸ ਦੇਸ਼ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ 


ਜਾਂ ਸ਼ਾਇਦ ਇਸ ਦੇਸ਼ ਦਾ ਹੀ ਇਤਿਹਾਸ ਕਿਸੇ ਹੋਰ ਢੰਗ ਨਾਲ 
ਲਿਖਿਆ ਜਾਂਦਾ। 

ਖੈਰ, ਔਜ ਅਜਿਹਾ ਸੋਚਣ ਦੀ ਇਕੋ ਇੱਕ ਪ੍ਰਸੰਗਿਕਤਾ 
ਇਹੀ ਹੋ ਸਕਦੀ ਹੈ ਕਿ ਇਨਕਲਾਬੀ ਵਿਚਾਰ ਅਤੇ ਕਰਮ ਦੀ 
ਉਸ ਅਧੂਰੀ ਯਾਤਰਾ ਨੂੰ ਇਕ ਵਾਰ ਫੇਰ ਔਗੇ ਵਧਾਉਣ ਅਤੇ 
ਅੰਜਾਮ ਤੌਕ ਪਹੁੰਚਾਉਣ ਦੀ ਬੇਚੈਨੀ ਨਾਲ ਹਰ ਪ੍ਰਗਤੀਵਾਦੀ 
ਭਾਰਤੀ ਨੌਜਵਾਨ ਦਾ ਦਿੱਲ ਲਬਰੇਜ਼ ਕਰ ਦਿੱਤਾ ਜਾਵੇ । ਭਗਤ 
ਸਿੰਘ ਦੇ ਹੀ ਸੈਦੇਸ਼ ਨੂੰ ਅਧਾਰ ਬਣਾਕੇ ਲੋਕਾਂ ਤੌਕ ਇਸ ਸੰਦੇਸ਼ ਨੂੰ 
ਪਹੁੰਚਾਉਣਾ ਹੋਵੇਗਾ ਕਿ ਇਹੀ ਸਾਮਰਾਜਵਾਦ ਅਤੇ ਪੂੰਜੀਵਾਦ 
ਦੇ ਵਿਰੋਧ ਨਿਰਣਾਇਕ ਸੈਘਰਸ਼ ਦਾ ਉਹ ਇਤਿਹਾਸਕ ਦੌਰ ਹੈ 
ਜਿਸਦੀ ਭਵਿੱਖਬਾਣੀ ਭਗਤ ਸਿੰਘ ਨੇ ਕੀਤੀ ਸੀ । ਕਾਂਗਰਸੀ 
ਮੁਕਾਮ ਤੌਕ ਪਹੁੰਚਾਇਆ, ਜਦ ਪੂੰਜੀਵਾਦੀ ਸ਼ਾਸਨ ਦੇ ਰੂਪ ਵਿੱਚ 
ਸਾਨੂੰ ਅਧੂਰੀ, ਖਡਿਤ ਅਤੇ ਅਪੰਗ ਆਜ਼ਾਦੀ ਮਿਲੀ ਅਤੇ ਉਦੋਂ 
ਤੋਂ ਲੈ ਕੇ ਔਜ ਤੌਂਕ ਇਤਿਹਾਸ ਇੰਕ ਹਨ੍ਹੇਰੀ ਸੁਰੈਗ ਦਾ ਦੁਖਦਾਈ 
ਸਫ਼ਰਨਾਮਾ ਬਣ ਕੇ ਰਹਿ ਗਿਆ। ਹੁਣ ਇੰਕ ਵਾਰ ਫ਼ੇਰ, ਜਿਵੇਂ ਕਿ 
ਭਗਤ ਸਿੰਘ ਨੇ ਕਿਹਾ ਸੀ, ਸਾਨੂੰ “ਇਨਕਲਾਬ ਦੀ ਤਲਵਾਰ 
ਵਿਚਾਰਾਂ ਦੀ ਸਾਣ 'ਤੇ ਤੇਜ਼”! ਕਰਨੀ ਹੋਵੇਗੀ ਅਤੇ 
ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਨਵੇ' ਸਮਾਜਵਾਦੀ 
ਇਨਕਲਾਬ ਦਾ ਸੰਦੇਸ਼ ਕਾਰਖਾਨਿਆਂ-ਝੋਪੜੀਆਂ ਤੌਕ, 
ਕਿਰਤੀਆਂ ਦੇ ਹਨ੍ਹੇਰੇ ਸੈਸਾਰ ਤੌਕ , ਹਰ ਜਿਉਂਦੇ ਦਿਲ ਤੌਕ ਲੈ ਕੇ 
ਜਾਣਾ ਹੋਵੇਗਾ । ਭਗਤ ਸਿੰਘ ਦਾ ਨਾਮ ਔਜ ਇਸੇ ਸੈਕਲਪ ਦਾ 
ਪ੍ਰਤੀਕ ਚਿੰਨ੍ਹ ਹੈ ਅਤੇ ਉਹਨਾਂ ਦਾ ਚਿੰਤਨ ਦੁਮੇਲ 'ਤੇ ਲਗਾਤਾਰ 
ਜਲਦੀ ਮਸ਼ਾਲ ਦੀ ਤਰ੍ਹਾਂ ਸਾਨੂੰ ਪ੍ਰੇਰਣਾ ਦੇ ਰਿਹਾ ਹੈ ਅਤੇ ਦਿਸ਼ਾ 
ਦਿਖਾ ਰਿਹਾ ਹੈ। (ਅਨੁਵਾਦ--ਸੁਖਵਿੰਦਰ ਆਦਮਪੁਰ) 


ਤੁੰ ਉੱਥੇ ਬੰਠਦਾ ਏੱ ਪੜ੍ਹਨ ਲਈ / 

#=ੇ /ਕੰਨਾ ਖਨ /ਵਹਾ .# /ਕ ਤੂੰ ਉਥੋਂ ਬੈਠ ਸ਼ਕੱ/ 

ਕਾ ਆਜਿਹਆਂ ਕਹਾਣ?ਆਂ ਤੈਨੂੰ ਬੋਰ ਕਰਦੀਆਂ ਹਨ ? 
ਖਰਾ /ਇਹ ਨਾ ਭੱਲ /ਕੈ ਪਹਿਲਾਂ ਦੁਸ਼ਰੇ ਬੈਠਦੇ ਸਨ 
ਤੰਗੀ ਜਕ੍ਹਾ ਜੋ ਬੈਠ ਜਾਂਦੇ ਸ਼ਨ 

ਝਾਆਦਾ /ਵੇਂਚ ਲੰਕਾਂ ਦਾ ਛਾਤੀ ਓਰ 

ਹੋਸ਼ /ਵੇਂਚ ਆਓ / 


ਲਲਕਾਰ 44 ਜੁਲਾਈ-ਸਿਤੌਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਭਗਤ ਸਿੰਘ ਜੋ ਭਾਰਤੀ ਕਿਰਤੀ ਲੋਕਾਂ ਦੀ ਮੁਕਤੀ 
ਦਾ ਪ੍ਰਤੀਕ ਚਿਨ੍ਹ ਹਨ, ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੇ 
ਭਾਰਤ ਦੇ ਆਮ ਲੋਕਾਂ ਦੇ ਦਿਲਾਂ ਦੀ ਧੜਕਣ ਹਨ । ਇਸੇ ਲਈ 
ਲੁਟੇਰੀ ਸਰਮਾਏਦਾਰੀ ਸੌਤ੍ਰਾ ਲਈ ਇਹ ਜ਼ਰੂਰੀ ਬਣ ਗਿਆ ਹੈ 
ਕਿ ਉਹ ਭਾਰਤੀ ਲੋਕਾਂ ਕੋਲੋਂ ਉਸਦੇ ਨਾਇਕ ਨੂੰ ਖੋਹਣ ਅਤੇ 
ਨਹੀਂ ਆਉਣ ਦਿੰਦੇ । ਉਹ ਫਿਲਮਾਂ, ਪੋਸਟਰਾਂ, ਕਿਤਾਬਾਂ ਰਾਹੀਂ 
ਭਗਤ ਸਿੰਘ ਦੀ ਇੰਕ ਗ਼ਲਤ ਤਸਵੀਰ ਪੇਸ਼ ਕਰਦੇ ਹਨ, 'ਇੰਕ 
ਇਨਕਲਾਬੀ ਦਹਿਸ਼ਤਪਸੈਦ ਦੀ ਤਸਵੀਰ ” ਇਸ ਵਿੰਚ ਸਭ ਤੋਂ 
ਮਹੌਤਵਪੂਰਨ ਅਤੇ ਪ੍ਰਭਾਵੀ ਢੰਗ ਜੋ ਉਹ ਆਪਣੇ ਇਸ ਕੁਕਰਮ 
ਨੂੰ ਲੋਕਾਂ ਵਿਚ ਜਾਇਜ਼ ਠਹਿਰਾਉਣ ਲਈ ਵਰਤਦੇ ਹਨ, ਉਹ 
ਹਨ ਫਿਲਮਾਂ। ਇਸ ਲਈ ਹੋਰਨਾਂ ਤਰੀਕਿਆਂ ਨੂੰ ਪੜਚੋਲਣ ਤੋਂ 
ਪਹਿਲਾਂ ਅਸੀਂ ਭਗਤ ਸਿੰਘ ਨੂੰ ਲੈ ਕੇ ਬਣੀਆਂ ਫਿਲਮਾਂ 'ਤੇ 
ਪਹਿਲਾਂ ਗੌਲ ਕਰਾਂਗੇ। 
ਦਾ ਸ਼ਿਕਾਰ ਹੈ। ਇੱਥੇ ਇੰਕ ਹੀ ਤਰਜ਼ `ਤੇ ਕਈ ਫਿਲਮਾਂ ਬਣਦੀਆਂ 
ਹਨ ਤੇ ਲੋਕਾਂ ਨੂੰ ਰੌਜਕੇ ਬੋਰ ਕਰਦੀਆਂ ਹਨ ਤੇ ਫਿਰ ਜਿਵੇਂ ਹੀ 
ਭਗਤ ਸਿੰਘ ਦੀ ਜਨਮਸ਼ਤਾਬਦੀ ਨੇੜੇ ਆਉਣ ਲੌਗੀ ਭਾਰਤੀ 
ਸਿਨੇਮੇ ਨੂੰ ਆਪਣੀ ਇਹ ਖੜੋਤ ਟੋਂਟਦੀ ਦਿਖੀ । ਸੈਨ 2000 ਤੋਂ 
ਬਾਅਦ ਭਗਤ ਸਿੰਘ 'ਤੇ ਬਣੀਆਂ ਫਿਲਮਾਂ ਦੀ ਤਾਂ ਜਿਵੇਂ ਝੜੀ 
ਜਿਹੀ ਲੌਗੀ। ਭਗਤ ਸਿੰਘ ਨਾਲ ਵੀ ਭਾਰਤੀ ਫ਼ਿਲਮ ਨਿਰਦੇਸ਼ਕਾਂ 
ਨੇ “ਘੜੇ ਨੂੰ ਹੌਥ ਲਾਇਆ ਤੇ ਸਾਰਾ ਟੌਬਰ ਤਿਹਾਇਆ” ਵਾਲੀ 
ਗੌਲ ਕੀਤੀ। ਇਕ ਨੇ ਭਗਤ ਸਿੰਘ 'ਤੇ ਫਿਲਮ ਬਣਾਉਣ ਦੀ 
ਸੋਚੀ ਨਹੀਂ ਕਿ ਉਸਦੇ ਮਗਰ ਹੀ ਹੋਰਨਾਂ ਦੀ ਵੀ ਲਾਈਨ ਲੋਗ 
ਗਈ । ਕੁਂਝ ਫਿਲਮਾਂ ਬਣ ਕੇ ਬਾਹਰ ਆਈਆਂ ਅਤੇ ਕੁਝ ਡੱਬਾ 
ਬਦ ਹੋ ਗਈਆਂ। ਮੁਖ ਰੂਪ ਵਿਚ ਦੋ-ਤਿੰਨ ਫਿਲਮਾਂ ਹੀ ਜ਼ਿਕਰਯੋਗ 
ਹਨ-- “23 ਮਾਰਚ, 1931-ਸ਼ਹੀਦ” (ਨਿਰਦੇਸ਼ਕ-ਗੁੱ ਡੂ 
ਧਨੋਆ), 'ਲੀਜ਼ੇਂਡ ਆਫ਼ ਭਗਤ ਸਿਘ” (ਨਿਰਦੇਸ਼ਕ- ਰਾਜ ਕੁਮਾਰ 
ਸੰਤੋਸ਼ੀ) ਅਤੇ “ਰੋਗ ਦੇ ਬਸੈਤੀ”(ਨਿਰਦੇਸ਼ਕ- ਰਕੇਸ਼ ਓਮ ਪ੍ਰਕਾਸ਼ 
ਮਹਿਰਾ)। ਗੁੰਡੂ ਧਨੋਆ ਦੁਆਰਾ ਨਿਰਦੇਸ਼ਤ “23 ਮਾਰਚ, 
1931-ਸ਼ਹੀਦ” ਬਾਰੇ ਤਾਂ ਏਨਾ ਹੀ ਕਹਿਣਾ ਕਾਫੀ ਹੋਵੇਗਾ ਕਿ 
ਫਿਲਮ ਦਾ ਨਾਂ 23 ਮਾਰਚ, 1931-ਸ਼ਹੀਦ” ਨਾ ਹੋ ਕੇ ਸ਼ਹੀਦ 
ਸਨੀ ਦਿਓਲ ਅਜ਼ਾਦ” ਹੋਣਾ ਚਾਹੀਦਾ ਹੈ ਕਿਉਂਕਿ ਫਿਲਮ ਵਿੱਚ 
ਆਜ਼ਾਦ ਦੇ ਰੋਲ ਵਿੱਚ ਸਨੀ ਦਿਓਲ ਦਾ ਚਰਿੰਤਰ ਏਨ੍ਹਾ ਭਾਰੀ 
ਅਤੇ ਕਦਵਾਰ ਪਾਤਰ ਦੇ ਰੂਪ ਵਿਚ ਚਿਤਰਿਆ ਗਿਆ ਹੈ ਕਿ 
ਭਗਤ ਸਿੰਘ ਦਾ ਪਾਤਰ ਉਸ ਸਾਹਮਣੇ ਬੋਣਾ ਮਹਿਸੂਸ ਹੋਣ ਲੌਗਦਾ 
ਹੈ ਅਤੇ ਉਸਤੋਂ ਵੀ ਮਹੌਤਵਪੂਰਨ ਗੌਲ ਇਹ ਕਿ ਪੂਰੀ ਫਿਲਮ ਹੀ 
ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨੂੰ ਛਿੱਕੇ ਟੈਗਕੇ ਬਣਾਈ 
ਗਈ ਹੈ। ਭਗਤ ਸਿੰਘ ਨੂੰ ਹਥਿਆਰਾਂ ਤੌਕ ਹੀ ਸੀਮਤ ਕਰਕੇ 


--ਅਜੇ ਪਾਲ 


ਰੌਖਿਆ ਗਿਆ ਹੈ। ਰਾਜ ਕੁਮਾਰ ਸੈਤੋਸ਼ੀ ਦੁਆਰਾ ਨਿਰਦੇਸ਼ਤ 
ਫਿਲਮ ਬਾਕੀਆਂ ਦੇ ਮੁਕਾਬਲਤਨ” ਠੀਕ ਰਹੀ ਜਿਸ ਵਿੰਚ ਭਗਤ 
ਸਿੰਘ ਦੀ ਵਿਚਾਰਧਾਰਾ ਬਾਰੇ ਕੁੱਝ ਗੋਲ ਕਹੀ ਤਾਂ ਗਈ ਪਰ ਉਹ 
ਛੂਹਕੇ ਦੋੜਨ ਵਾਲੀ ਗੌਲ ਹੀ ਸੀ । ਨਵੇਂ ਦਰਸ਼ਕ ਦੇ ਪੌਲੇ ਇਸ 
ਵਿੱਚੋਂ ਢੰਗ ਨਾਲ ਕੌਂਝ ਨਹੀਂ ਪੈਂਦਾ। 

ਸਭ ਤੋਂ ਜ਼ਿਆਦਾ ਜ਼ਿਕਰਯੋਗ ਫਿਲਮ ਜੋ ਬਣੀ ਉਹ 
ਹੈ 'ਰੈਗ ਦੇ ਬਸੈਤੀ”। ਇਹ ਸਾਰੀ ਫਿਲਮ ਇਨ੍ਹੀਂ ਜ਼ਿਆਦਾ 
ਪਿਛਾਖੜੀ ਹੈ ਕਿ ਇਸਨੂੰ ਭਗਤ ਸਿੰਘ ਦੇ ਨਾਮ 'ਤੇ ਕਲੰਕ ਹੀ 
ਕਿਹਾ ਜਾ ਸਕਦਾ ਹੈ। ਇਸਤੋਂ ਪਹਿਲਾਂ ਭਗਤ ਸਿੰਘ ਦੀ 
ਵਿਚਾਰਧਾਰਾ ਨਾਲ ਏਨ੍ਹਾ ਵੇਡਾ ਦਗ਼ਾ ਕਦੇ ਨਹੀਂ ਸੀ ਕਮਾਇਆ 
ਗਿਆ।'ਰੈਗ ਦੇ ਬਸੈਤੀ” ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ 
ਇਤਿਹਾਸ ਨੂੰ ਵਰਤਮਾਨ ਨਾਲ ਜੋੜਿਆ ਗਿਆ ਹੈ। ਭਾਵੇਂ ਫਿਲਮ 
ਦੇ ਸਾਰੇ ਇਤਿਹਾਸਕ ਪਾਤਰ ਐਚ. ਐਸ. ਆਰ. ਏ. ਨਾਲ ਸਬਧਤ 
ਹਨ ਪਰ ਨਿਰਦੇਸ਼ਕ ਨੇ ਬੜੀ ਚਲਾਕੀ ਨਾਲ ਉਨ੍ਹਾਂ ਨੂੰ ਸਿਰਫ 
“ਨਿੱਜੀ ਦੁਸ਼ਮਣੀ ਦਾ ਬਦਲਾ” ਅਤੇ 'ਨਿੱਜੀ ਦੇਸ਼ ਪ੍ਰੇਮ ਤੋਕ ਹੀ 
ਸੀਮਿਤ ਕਰ ਦਿੱਤਾ ਹੈ। ਭਲਾ ਫਿਲਮ ਦੇ ਨਾਇਕਾਂ ਨੂੰ ਆਪਣੇ 
ਇੰਕ ਹਵਾਈ ਫੌਜ ਵਿੱਚ ਅਫਸਰ ਲੌਗੇ ਸਾਥੀ ਦੀ ਮੌਤ ਤੋਂ ਬਾਅਦ 
ਹੀ ਦੇਸ਼ ਸੇਵਾ ਦਾ “ਭੂਤ” ਕਿਉ ਸਵਾਰ ਹੁੰਦਾ ਹੈ ? ਉਸ ਤੋਂ 
ਪਹਿਲਾਂ ? ?? 
1929 ਤੌਕ ਦੀਆਂ ਸਰਗਰਮੀਆਂ ਨੂੰ ਤਾਂ ਦਿਖਾਇਆ ਗਿਆ ਹੈ 
ਪਰ ਸਾਂਡਰਸ ਦੀ ਮੌਤ ਤੋਂ ਲੈਕੇ 1931 ਤੌਕ ਦੇ ਉਨ੍ਹਾਂ ਦੇ 
ਵਿਚਾਰਧਾਰਕ ਵਿਕਾਸ ਨੂੰ ਬੜੀ ਚਲਾਕੀ ਨਾਲ ਪਰਦੇ 'ਤੋਂ ਹਟਾ 
ਦਿੱਤਾ ਹੈ। 1929 ਤੌਕ ਦੀਆਂ ਸਰਗਰਮੀਆਂ ਵਿੱਚੋਂ ਵੀ ਉਹ 
ਉਨ੍ਹਾਂ ਦੀਆਂ ਦਹਿਸ਼ਤਗਰਦ ਕਾਰਵਾਈਆਂ ਦਿਖਾਉਂਦਾ ਹੈ।ਪਰ 
ਉਹ ਜ਼ਿਕਰ ਨਹੀਂ ਕਰਦਾ ਕਿ ਉਨ੍ਹਾਂ “ਨੌਜਵਾਨ ਭਾਰਤ ਸਭਾ” 
ਨਾਮਦੀ ਇੰਕ ਜਨਤਕ ਜਥੇਬਦੀ ਬਣਾਕੇ ਲੋਕਾਂ ਵਿੱਚ ਪ੍ਰਚਾਰ ਦੇ 
ਕੰਮਾਂ ਨੂੰ ਕਿਵੇਂ ਨੇਪਰੇ ਚਾੜਿਆ ਸੀ ! ਉਹ ਜ਼ਿਕਰ ਨਹੀਂ ਕਰਦਾ 
ਬਹਿਸਾਂ ਦਾ ! ਉਹ ਜ਼ਿਕਰ ਨਹੀਂ ਕਰਦਾ ਭਗਤ ਸਿੰਘ ਦੇ ਗਹਿਰ 
ਗੀਭੀਰ ਚਿੰਤਕ ਦੇ ਰੂਪ ਵਿਚ ਵਿਚਰਨ ਦਾ ! ਉਹ ਇਸ ਗਲ 'ਤੇ 
ਵੀ ਪਰਦਾ ਪਾਉਂਦਾ ਹੈ ਕਿ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ 
ਭਾਰਤੀ ਇਨਕਲਾਬ ਦਾ ਇੰਕ ਪੂਰਾ ਖਰੜਾ (ਜੋ 2 ਫਰਵਰੀ 1931 
ਦਾ ਖਰੜਾ” ਨਾਮ ਨਾਲ ਪ੍ਰਸਿਧ ਹੋਇਆ) ਤਿਆਰ ਕੀਤਾ ਸੀ! 
ਸਮੁੌੰਚੀ ਫਿਲਮ ਵਿੱਚ ਭਗਤ ਸਿੰਘ ਤੇ ਸਾਥੀਆਂ ਦੀ ਕਿਸੇ ਵੀ 
ਲਿਖਤ ਦੀ ਚਰਚਾ ਨਹੀਂ ਆਉਂਦੀ । ਨਿਰਦੇਸ਼ਕ ਦੁਆਰਾ ਚੁਣੀਆਂ 
ਗਈਆਂ ਤਿੰਨੇ ਘਟਨਾਵਾਂ ਕਕੋਰੀ ਕਾਂਡ (ਅਸਲ ਵਿੱਚ ਕਕੋਰੀ 
ਕਾਂਡ ਵਿੱਚ ਭਗਤ ਸਿੰਘ ਸ਼ਾਮਲ ਨਹੀਂ ਸਨ), ਸਾਂਡਰਸ ਕਤਲ 


ਲਲਕਾਰ _]ਸ _ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਅਤੇ ਬੰਦੂਕਾਂ ਬੀਜਣ ਵਾਲਾ ਦ੍ਰਿਸ਼ ਹਿੱਸਾ ਦੇ ਪ੍ਰਤੀਕ ਹੀ ਹਨ। 
ਇਸ ਤਰ੍ਹਾਂ ਫਿਲਮ ਵਿੱਚ ਇਨ੍ਹਾਂ ਇਨਕਲਾਬੀਆਂ ਨੂੰ ਹਿਸਾ ਦੇ 
ਸ਼ੁਦਾਈ ਬਣਾਕੇ ਉਸੇ ਤਰ੍ਹਾਂ ਚਿਤਰਿਆ ਗਿਆ ਹੈ ਜਿਵੇਂ ਕਿ ਦੇਸ਼ 
ਦੇ ਹਾਕਮ ਪਿਛਲੇ ਕਈ ਦਹਾਕਿਆਂ ਤੋਂ ਉਨਾਂ ਨੂੰ ਪੇਸ਼ ਕਰਦੇ ਆ 
ਰਹੇ ਹਨ । 

ਪਰ ਕੀ ਭਗਤ ਸਿੰਘ ਅਸਲੀਅਤ ਵਿੱਚ ਵੀ ਅਜਿਹੇ 
ਹੀ ਸਨ। ਸੋਚਣ ਵਾਲੀ ਗੌਲ ਇਹ ਹੈ ਕਿ ਜੇ ਭਗਤ ਸਿੰਘ ਹਿੰਸਾ 
ਵੱਜੋਂ ਹੀ ਨਾਇਕ” ਹਨ ਤਾਂ ਉਨ੍ਹਾਂ ਨਾਲੋਂ ਵੌਧ ਹਿੰਸਾ ਤਾਂ ਉਨ੍ਹਾਂ ਦੇ 
ਪੁਰਖੇ ਇਨਕਲਾਬੀਆਂ ਨੇ ਦਿਖਾਈ ਸੀ ।ਭਗਤ ਸਿੰਘ ਨੇ ਭਾਰਤੀ 
ਲੋਕਾਂ ਦੇ ਦਿਲਾਂ ਵਿਚ ਜੋ ਥਾਂ ਬਣਾਈ ਉਸਦੀ ਇੰਕ ਮਹੌਤਵਪੂਰਨ 
ਵਜ੍ਹਾ ਇਹ ਹੈ ਕਿ ਭਗਤ ਸਿੰਘ ਤੋਂ ਪਹਿਲਾਂ ਆਏ ਇਨਕਲਾਬੀਆਂ 
ਕੋਲ ਭਵਿੱਖ ਦੇ ਇਨਕਲਾਬ ਦੀ ਕੋਈ ਨਿਰਧਾਰਤ ਯੌਧਨੀਤੀ 
ਨਹੀਂ ਸੀ।ਉਹ ਇਹ ਤਾਂ ਜਾਣਦੇ ਸਨ ਕਿ ਭਾਰਤ ਨੂੰ ਅਗੇਜ਼ਾਂ ਤੋਂ 
ਅਜ਼ਾਦ ਕਰਵਾਉਣਾ ਹੈ ਪਰ ਅਜ਼ਾਦ ਭਾਰਤ ਦਾ ਕੋਈ ਸਪਸ਼ਟ 
ਨਕਸ਼ਾ ਉਨ੍ਹਾਂ ਕੋਲ ਨਹੀਂ ਸੀ। ਆਜ਼ਾਦੀ ਤੋਂ ਬਾਅਦ ਭਾਰਤ ਵਿੱਚ 
ਸਪਸ਼ਟ ਨਹੀਂ ਸਨ। ਇਹ ਭਗਤ ਸਿੰਘ ਹੀ ਸਨ ਜਿਨ੍ਹਾਂ ਨੇ ਆਜ਼ਾਦ 
ਭਾਰਤ ਦਾ ਸਪਸ਼ਟ ਚਿਤਰ ਪਹਿਲੀ ਵਾਰ ਪੇਸ਼ ਕੀਤਾ। ਉਨ੍ਹਾਂ 
ਦੌਸਿਆ ਕਿ ਕੇਵਲ ਅੰਗ੍ਰੇਜ਼ ਸਰਮਾਏਦਾਰਾਂ ਨੂੰ ਭਜਾਉਣਾ ਹੀ 
ਉਹਨਾਂ ਦਾ ਮਕਸਦ ਨਹੀਂ ਸੌਗੋਂ ਨਾਲ ਹੀ ਭਾਰਤੀ ਸਰਮਾਏਦਾਰਾਂ 
ਅਤੇ ਹੋਰਨਾਂ ਹਾਕਮਾਂ ਦੀ ਵੀ ਉਹਨਾਂ ਫੌਟੀ ਪੋਚ ਦੇਣੀ ਹੈ। ਅਜ਼ਾਦੀ 
ਦਾ ਮਤਲਬ ਆਮ ਲੋਕਾਂ ਲਈ ਤਾਂ ਹੀ ਸਾਰਥਕ ਬਣੇਗਾ ਜੇਕਰ 
ਇੰਕ ਲੁਂਟ ਰਹਿਤ ਢਾਂਚਾ ਉਸਾਰਿਆ ਜਾਵੇਗਾ। ਇਕ ਅਜਿਹਾ 
ਢਾਂਚਾ ਜਿਸ ਵਿੱਚ “ਇਨਸਾਨ ਹੌਥੋਂ ਇਨਸਾਨ ਦੀ ਲੁੱਟ-ਖਸੁਂਟ 
ਅਸੰਭਵ ਹੋ ਜਾਵੇ'। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ 
1929-31 ਤੌਕ ਹੋਏ ਵਿਚਾਰਧਾਰਕ ਵਿਕਾਸ ਕਾਰਣ ਉਨ੍ਹਾਂ ਨੂੰ 
ਵਿਅਕਤੀਗਤ ਹਿੰਸਾ ਦੀ ਹੋਦ ਦਾ ਗਿਆਨ ਹੋ ਗਿਆ ਸੀ ਅਤੇ 
ਉਹ ਮਾਰਕਸਵਾਦੀ ਵਿਚਾਰਧਾਰਾ ਵੌਲ ਖਿੰਚੇ ਗਏ ਸਨ । ਉਹ 
ਇਸ ਨਤੀਜੇ 'ਤੇ ਪਹੁੰਚ ਚੁਕੇ ਸਨ ਕਿ ਇਨਕਲਾਬ ਹਿੰਸਕ ਸਾਧਨਾਂ 
ਦੁਆਰਾ ਹੀ ਨੇਪਰੇ ਚਾੜ੍ਹੇ ਜਾ ਸਕਦੇ ਹਨ ।ਪਰ ਹਿੰਸਾ ਸਹੀ ਅਰਥਾਂ 
ਵਿੱਚ ਵਿਸ਼ਾਲ ਕਿਰਤੀ ਲੋਕਾਂ ਦੁਆਰਾ ਲੜੇ ਜਾਣ ਵਾਲੇ ਯੁਧ ਦੇ 
ਰੂਪ ਵਿੱਚ ਹੋਣੀ ਚਾਹੀਦੀ ਹੈ। ਇਸੇ ਵਜ੍ਹਾ ਕਰਕੇ ਉਨ੍ਹਾਂ 
ਵਿਦਿਆਰਥੀਆਂ ਨੌਜਵਾਨਾਂ ਦੇ ਨਾਮ ਆਪਣੇ ਸੰਦੇਸ਼ ਵਿਚ ਕਿਹਾ 
ਸੀ, “ਅਸੀਂ ਨੌਜਵਾਨਾਂ ਨੂੰ ਬੈਬ ਅਤੇ ਪਿਸਤੌਲ ਚੁੱਕਣ ਦੀ ਸਲਾਹ 
ਨਹੀਂ ਦੇ ਸਕਦੇ । ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ` 
ਜ਼ਿਆਦਾ ਵੱਡੇ ਕੈਮ ਹਨ।.....ਫ਼ੈਕਟਰੀਆਂ ਵਿੱਚ ਕੌਮ ਕਰਦੇ ਲੱਖਾਂ 
ਮਜ਼ਦੂਰਾਂ ਕੋਲ, ਝੁਂਗੀਆਂ ਤੇ ਪੇਂਡੂ ਝੰਪੜੀਆਂ ਵਿੱਚ ਨੌਜਵਾਨਾਂ ਨੇ 
ਇਨਕਾਲਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ। 
ਉਸ ਇਨਕਲਾਬ ਦਾ ਸੁਨੇਹਾ, ਜਿਹੜਾ ਕਿ ਉਹ ਆਜ਼ਾਦੀ 
ਲਿਆਵੇਗਾ, ਜਿਸ ਵਿੱਚ ਮਨੌੱਖ ਹੱਥੋਂ ਮਨੁੱਖ ਦੀ ਲੁੱਟ-ਖਸੌਂਟ 
ਅਸੰਭਵ ਹੋ ਜਾਵੇਗੀ ।”” 

“ਰਗ ਦੇ ਬਸੰਤੀ” ਦਾ ਹੀਰੋ ਦਲਜੀਤ (ਡੀ.ਜੇ.) ਉਰਫ਼ 
ਚੰਦਰ ਸ਼ੇਖਰ ਆਜ਼ਾਦ ਸਮੋਚੀ ਫਿਲਮ ਵਿੱਚ ਥਿਕ ਟੈਂਕ ਦਾ ਕੈਮ 


ਕਰਦਾ ਹੈ ਅਤੇ ਸਿਧਾਰਥ ਉਰਫ਼ ਭਗਤ ਸਿੰਘ ਉਸਦਾ ਸਹਾਇਕ 
ਪਾਤਰ ਹੈ। ਪਰ ਬੜੀ ਚਲਾਕੀ ਨਾਲ ਨਿਰਦੇਸ਼ਕ ਫਿਲਮ ਦੇ ਐਤ 
ਵਿੱਚ ਰੇਡੀਓ 'ਤੇ ਸਵਾਲਾਂ ਦਾ ਜਵਾਬ ਦੇਣ ਲਈ ਭਗਤ ਸਿੰਘ 
ਨੂੰ ਅਗੇ ਕਰ ਦਿੰਦਾ ਹੈ ਅਤੇ ਲੋਕਾਂ ਔਗੇ ਭਾਰਤ ਦੇਸ਼ ਮਹਾਨ ਨੂੰ 
ਸੁਧਾਰਨ ਦਾ “ਨਾਯਾਬ ਫਾਰਮੂਲਾ” ਪੇਸ਼ ਕਰਦਾ ਹੈ- “ਕੋਈ ਭੀ 
ਦੇਸ਼ ਪ੍ਰਫੈਕਟ ਨਹੀਂ ਹੋਤਾ, ਉਸੇ ਪ੍ਰਫੈਕਟ ਬਨਾਨਾ ਪੜਤਾ ਹੈ।(ਹਮ 
ਲੋਗ) ਪੁਲਿਸ ਮੇਂ ਭਰਤੀ ਹੋਂਗੇ, ਮਿਲਟਰੀ ਜਵਾਇਨ ਕਰੇਂਗੇ, ਆਈ. 
ਏ. ਐਸ. ਬਨੇਂਗੇ । ਪਾਲਟਿਕਸ ਕਾ ਹਿੱਸਾ ਬਨਕਰ ਇਸ ਦੇਸ਼ ਕੀ 
ਸਰਕਾਰ ਚਲਾਏਂਗੇ।” ਇੰਝ ਇਹ ਫਿਲਮ ਭਾਰਤੀ ਢਾਂਚੇ 'ਤੇ 
ਪਰਦਾ ਸੌਟਦੀ ਹੋਈ ਇਹ ਭਰਮ ਫੈਲਾਂਉਂਦੀ ਹੈ ਕਿ ਆਮ ਲੋਕਾਂ 
ਦੀ ਮੁਕਤੀ ਤਾਂ ਨਹੀਂ ਹੁੰਦੀ ਕਿਉਂਕਿ ਢਾਂਚੇ ਦੇ ਕੁੌਂਝ ਮੌਖ ਅੰਗਾਂ 
ਪੁਲਿਸ, ਫੌਜ, ਪ੍ਰਸ਼ਾਸਨ ਅਤੇ ਰਾਜਨੀਤੀ ਵਿੱਚ ਚੰਗੇ ਬੰਦੇ ਨਹੀਂ 
ਹਨ। ਉੱਝ ਢਾਂਚਾ ਸਾਡਾ ਠੀਕ ਠਾਕ ਹੈ ਬਸ ਇਸਦੇ ਕੌਂਝ ਪੁਰਜ਼ੇ 
ਠੀਕ ਕਰਣ ਵਾਲੇ ਹਨ ।ਯਾਨੀ ਢਾਂਚਾ ਰਫੂ ਕਰਨ ਵਾਲਾ ਹੋਇਆ 
ਪਿਆ। ਢਾਂਚੇ ਨੂੰ ਟਾਕੀ ਲਾਵੋਂ ਤੇ ਨੰਗੇਜ਼ ਢੌਂਕੋਂ !!ਹੈ ਨਾ ਕਮਾਲ!!! 
ਢਾਂਚੇ ਨੂੰ ਠੀਕ ਕਰਨ ਲਈ ਦੌਸਿਆ ਹੌਲ ਵੀ ਨਿਰਾਲਾ ਹੈ ਯਾਨੀ 
ਕਿ ਇਸੇ ਢਾਂਚੇ ਦੀ ਟਾਕੀ ਬਣ ਜਾਵੋ । ਇਨਕਲਾਬੀ ਰਾਜਨੀਤੀ 
ਨੂੰ ਛੱਡਕੇ ਤੁਸੀਂ ਸੈਸਦੀ ਗਾਰ ਭਰੀ ਰਾਜਨੀਤੀ ਦੇ ਹਿੱਸੇ ਬਣ ਜਾਵੋ 
ਅਤੇ ਸੈਸਦੀ ਸੂਰਵਾੜੇ ਵਿੱਚ ਲੋਟ ਲਗਾਓ ! 

ਇਨ੍ਹਾਂ ਫਿਲਮਾਂ ਵਰਗਾ ਹਾਲ ਹੀ ਭਗਤ ਸਿੰਘ ਦੇ 
ਪੋਸਟਰਾਂ ਅਤੇ ਸਟਿੱਕਰਾਂ ਨਾਲ ਕੀਤਾ ਗਿਆ ਹੈ। ਕਿਸੇ ਟਰੈਕਟਰ- 
ਟਰਾਲੀ, ਸਕੂਟਰ-ਮੋਟਰਸਾਈਕਲ, ਬੋਸ ਜਾਂ ਟਰੌਕ ਪਿਛੇ ਭਗਤ 
ਸਿੰਘ ਦੀ ਤੁਰਲੇ ਵਾਲੀ ਪਗ ਦੀ ਇੰਕ ਫੋਟੋ ਹੁੰਦੀ ਹੈ ਤੇ ਥਲੇ ਕਿਸੇ 
ਘਟੀਆ ਗੀਤ ਦਾ ਫਿਕਰਾ ਹੁੰਦਾ ਹੈ। ਭਗਤ ਸਿੰਘ ਦੀ ਦਹਿਸ਼ਤ 
ਪਸੈਦ ਇਨਕਲਾਬੀ ਦੀ ਦਿੱਖ ਨੂੰ ਸਿੰਕਿਆਂ ਵਿਚ ਢਾਲਣ ਦਾ 
ਕੰਮ ਰਵਿੰਦਰ ਗਰੇਵਾਲ ਨੇ ਆਪਣੀ ਕੈਸਟ 'ਫਾਂਸੀ” ਜ਼ਰੀਏ ਵੀ 
ਬਾਖੂਬੀ ਕੀਤਾ ਹੈ। 

ਹਕੀਕਤ ਵਿੱਚ, ਇਸ ਸਾਰੇ ਵਰਤਾਰੇ ਪਿੱਛੇ ਹਾਕਮ 
ਜਮਾਤਾਂ ਦਾ ਹੀ ਇੱਕ ਕੋਝਾ ਵਿਚਾਰ ਕੌਮ ਕਰ ਰਿਹਾ ਹੈ।ਉਹ ਹੈ 
ਲੋਕਾਂ ਦੇ ਨਾਇਕ ਦਾ ਅਪਹਰਣ ਕਰਨ ਦਾ ਵਿਚਾਰ । ਸਾਡੇ ਦੇਸ਼ 
ਦੇ ਹਾਕਮ ਔਜ ਨਾਇਕ ਹੀਣਤਾ ਦਾ ਸ਼ਿਕਾਰ ਹਨ। ਉਨ੍ਹਾਂ ਕੋਲ 
ਕੋਈ “ਆਪਣਾ” ਨਾਇਕ ਨਹੀਂ ਹੈ, ਜੇ ਕੋਈ ਹੈ ਤਾਂ ਲੋਕ ਉਨਾਂ ਨੂੰ 
“ਆਪਣਾ” ਨਾਇਕ ਨਹੀਂ ਮਨਦੇ।ਉਨ੍ਹਾਂ ਲੌਖ ਜਤਨ ਕੀਤੇ ਗਾਂਧੀ- 
ਨਹਿਰੂ ਨੂੰ ਲੋਕ ਨਾਇਕ ਬਣਾਉਣ ਦੇ ਪਰ ਭਾਰਤੀ ਕਿਰਤੀ ਲੋਕਾਂ 
ਦੇ ਦਿਲਾਂ ਵਿੱਚ ਔਜ ਵੀ ਭਗਤ ਸਿੰਘ ਦੇ ਨਾਮ ਦੀ ਲਾਟ ਹੀ 
ਬਲਦੀ ਹੈ। ਇਸ ਲਈ ਸਮੇਂ ਦੇ ਹਾਕਮਾਂ ਲਈ ਜ਼ਰੂਰੀ ਹੈ ਕਿ ਉਹ 
ਲੋਕਾਂ ਦੇ ਇਸ ਨਾਇਕ ਦੇ ਚਿਹਰੇ 'ਤੇ ਆਪਣੇ ਗ਼ਲੀਜ਼ ਸੈਸਦੀ 
ਮੁਖੌਟੇ ਪਹਿਨਾਉਣ । ਇਸੇ ਲਈ ਸਰਕਾਰ ਨੇ ਸੈਸਦ ਵਿੰਚ ਭਗਤ 
ਸਿੰਘ ਦਾ 18 ਫੋਂਟਾ ਬੁਤ ਲਗਾਉਣ ਦਾ ਫੈਸਲਾ ਲਿਆ ਹੈ। 

ਭਗਤ ਸਿੰਘ ਦੀ ਸ਼ਹਾਦਤ ਤੋਂ 75 ਸਾਲ ਬਾਅਦ ਅਤੇ 
ਉਨ੍ਹਾਂ ਦੀ 100ਵੀਂ ਜਨਮ ਵਰ੍ਹੇਰੀਡ ਮੌਕੇ ਵੀ ਹਾਕਮਾਂ ਦੀਆਂ ਇਹ 
ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤ ਦੇ ਕਿਰਤੀ ਲੋਕਾਂ ਦੇ 


(ਬਾਕੀ ਸਫ਼ਾ 27 'ਤੇ) 


ਲਲਕਾਰ _]6 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31101੧੧15006001ਗ1.60।। 


“ਭਗਤ /ਸੰਘ ਪੰਜਾਬ ਦਾ ਪਹਿਲਾ /ਵਚਾਰਕ 
ਮੰ /ਜਿਸ਼ ਨੰ ਸਮਾਜ ਦੀ ਝਣਤਰ ਥਾਣੇ /ਵਗਿਆਨਕ ਢੰਗ 
ਨਾਲ਼ /ਵਚਾਰ ਕੀਤਾ 7/ ਪਹਿਲਾ ਝੱਧੰਆਨ ੭ /ਜਿਸ਼ 
ਨੰ ਦੁੱਖਾਂ #ਤ ਸਮਾਜਕਾ ਸਮੱਸਿਆਵਾਂ ਦਾੰ ਧੁਰ ਡਾਘਆਈੰ 
ਤੱਕਾ ਪਈਆਂ ਉਲਝਣਾਂ ਦਾ ਪਹਿਚਾਣ ਕਾੰਤਾੰਂ #ੰ/ ਓਹ 
ਪਹਿਲਾ ਦੇਸ਼ ਭਗਤ ਨ. ਜਿਸ਼ ਦੇ ਮਨ ਵਿੱਚ ਸਮਾਜ 
ਮੁਧਾਰ ਦਾ /ਏੱਕ ਨਿਸ਼ਚਿਤ /ਦ੍ਰਿਸ਼ਟੀੰਕੌਟ ਆੰ/ਓਂਹ ਪਹਿਲਾ 
ਪੰਜਾਬਾਂ ਮਹਾਂਪਰਸ਼ਸਾੰ ਜਿਸ਼ ਲੇ ਭਾਵਨਾਵਾਂ #%ਤੇ ਸੋਝੀ ਦੇ 
ਭਲ ਲਈ ਹੰਦਲੀਆਂ ਮਾਨਤਾਵਾਂ ਦਾ ਸ਼ਾਹਾਰਾ ਨਹੀ 
ਸੰ ਲਿਆ / ਓਹ ਪਹਿਲਾ ਪੰਜਾਬਾਂ ੭, ਜੋ ਦੇਸ਼-ਭਗਤਾ 
ਦੇ ਪ੍ਰਦਸ਼ਨਕਾਗਾੀ ਵਿਚਾਰਾਂ ਤੱ #ਕੜ ਹੋ ਸਕਿਆ .ੰ / 
ਓਹ ੫/ਹਿਲਾ ਪੰਜਾਬੀ ਸੰ /ਜੋਸ਼ ਨੇ ਗਾਂਧੀਂਵਾਦ ਦੇ ਥੋਥੇ 
ਅਤੇ ਖੰਖਲੇ ਆਨਵਤਾਵਾਦ ਅਤੇ ਆਵਰਸ਼ਵਾਦ ਨੂੰ 
ਵੰਗਾ/ਨਆ .7/ 

ਪੰਜਾਝ ਛਾ /ਵਿਚਾਰਧਾਰਾ ਨੂੰ ਸ਼ ਦੀ ਦੇਣਾ 
ਸ਼ਾਂਡਰਸ਼ ਦਾੰ ਹੱਤਿਆ, ਅਸੰੱਥਲਾਂ /ਵੱਚ ਬੰਥ ਸ਼ੱਟਣ, ਫਾਂਸਾੰ 
ਦੋ ਫੰਦੇ ਤੇ ਲਟਕ ਜਾਣ ਤੱ /ਨੇਤੇ ਜਿਆਵਾ ਹੈ/ ਭਗਤਾ 
ਜਹਾਲਤ ਤਾੱ ਸੱਹੀਵਾਦ ਵੱਲ ਮੰੜਆ ਸਾ / 
ਜਾ ਓਸ਼ ਦੀ ਸ਼ਹਾਦਤ ਉੱਪਰ ਕਵਿਤਾਵਾਂ ਲਿਖਣ ਦਾ 
ਫਾ/ਇਦਾ ਨਹਾੰਂ ਹੋਵੇਗਾ / ਜ਼ਰਰਤ ਹੈ ਉਸ਼ ਦਾੰ /ਵਚਾਰਧਾਰਾ 
ਨੂੰ ਸਮਝਣ ਅਤੇ ਅੱਗੇ ਵਧਾਉਂਣਾ ਦਾਂ/ ਐਸ਼ /ਇਨ ਓਸ 
ਨੂੰ ਫਾਨ ਲੱਗਾ 7, ਓਸ ਦਾ ਕੌਠੜਾੰ 'ਚੋਂ ਲੀਨੇਨ ਛਾ 
/ਕਾਤਾਝ /ਮਲ?.ਸ, /ਜਿਸ਼ ਦਾ /ਇੱਕ ਪੰਨਾ ਐਂੜਿਆ ਗੋਇਆ 


ੰ/ 
ਪੰਜਾਬ ਦਾ ਜਵਾਨਾਂ ਨੂੰ ਓਸ ਦੇ ਆਥਗਾੀ /ਟਿਨ 
ਮੰਡੋਂ ਹੋਏ ਪੰਨੇ ਤ' ਅਗਾਂਹ ਤਰਨਾ ਚਾਗੰਦਾ ਹੈ/” 


-"ਪਾਸ਼ 


ਆਸ ਰੌਖਦੇ ਹਨ 


ਵੱਟੋ ਵੋਟ ਹੋ ਜਾਂਦੀ ਹੈ-ਆਲਮ ਦੀ ਸਿਆਹ ਚਾਦਰ 
ਜਦ ਵਿਹੜੇ ਵਿੱਚ ਕੁਂਕੜ ਦੀ ਬਾਂਗ ਛਣਕ ਉਠਦੀ ਹੈ 
ਗੀਤ ਆਲ੍ੂਣਿਆਂ 'ਚੋਂ ਨਿਕਲ ਕੇ ਬਾਹਰ ਆਉਂਦੇ ਹਨ 
ਤੇ ਹਵਾ ਵਿੱਚ ਖੁਰਚ ਦਿੰਦੇ ਹਨ 
ਸ਼ਹੀਦਾਂ ਦੇ ਅਮਿੰਟ ਚਿਹਰੇ, 

ਮਿੰਟੀ ਦਾ ਸਭ ਤੋਂ ਸੁਹਾਣਾ ਸਫ਼ਰ। 


ਚਾਨਣ ਦੀ ਪਹਿਲੀ ਸ਼ੁਆ ਸੈਗ 
ਫੈਲਦੀਆਂ ਹਨ ਇਸ ਕਦਰ ਤਸਵੀਰਾਂ 

ਕਿ ਕਿਸੇ ਦੇਸ਼ ਭਗਤ ਯਾਦਗਾਰ ਹਾਲ ਦੀ 
ਮਜਬੂਰ ਵਲਗਣ 'ਤੇ 

ਬੇਪਰਵਾਹ ਹੌਸਦਾ ਹੈ ਤਸਵੀਰਾਂ ਦਾ ਆਕਾਰ। 


ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ 
ਜਾਂ ਹੌਥ ਮਿਲਾਉਂਦੇ ਹੋ 

ਉਨ੍ਹਾਂ ਦੇ ਬੁਲ੍ਹਾਂ ਤੋਂ ਤਿੜਕੀ ਹੋਈ ਮੁਸਕਰਾਹਟ 
ਤੁਹਾਡੀ ਪਰਕਰਮਾ ਕਰਦੀ ਹੈ 

ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋਂ 

ਤਾਂ ਔਖਰਾਂ 'ਤੇ ਫੈਲ ਜਾਂਦੇ ਹਨ 

ਉਨ੍ਹਾਂ ਦੇ ਅਮਲ ਅਤੇ ਸਿਖਿਆਵਾਂ, 


ਜਦ ਸਮਾਜ ਦੇ ਕੁਰਖ਼ਤ ਸੀਨੇ 'ਤੇ 

ਹੁੰਦਾ ਹੈ ਛਵੀਆਂ ਦਾ ਨਾਚ 

ਜਦ ਤੌਤੇ ਲਹੂ ਬੋਕਰੇ ਬੁਲਾਉਂਦੇ ਹਨ 

ਜਾਂ ਜਦ ਢਿੱਡ ਦੀ ਗੁੜਗੜਾਹਟ ਨਾਅਰਾ ਬਣਦੀ ਹੈ 
ਤਾਂ ਕਦੀ ਰੋਂਦੇ ਕਦੀ ਮੁਸਕਰਾਂਉਂਦੇ ਹਨ 
-ਸਲੀਬ ਦੇ ਗੀਤ 


ਤੁਹਾਡੇ ਕੋਲ ਚੌਅ ਹੈ ਜਾਂ ਖਰਾਦ ਦੀ ਹੌਥੀ 
ਤੁਹਾਡੇ ਪੈਰਾਂ `ਚ ਸਵੇਰ ਹੈ ਜਾਂ ਸ਼ਾਮ 
ਤੁਹਾਡੇ ਐਗ-ਸੈਗ ਤੁਹਾਡੇ ਸ਼ਹੀਦ 
ਤੁਹਾਥੋਂ ਕੋਈ ਆਸ ਰੌਖਦੇ ਹਨ 


-"ਖਾਸ਼ 


ਲਲਕਾਰ _]7 _ਜੁਲਾਈ-ਸਿਤੋਬਰ 2007 


5।। 58000 4800 5॥10। 0 ੬00੧ 


੧3101੧੧15006001ਗ1.60।। 


ਡੇਰਾ ਸੋਚਾ ਸੰਦਾ-ਸਿੱਖ ਵਿਵਾਦ 


ਪੰਜਾਬ ਇੰਕ ਵਾਰ ਫਿਰ ਫਿਰਕੂ ਅਗ ਦੀ ਲਪੇਟ ਵਿੱਚ 


ਹਾਕਮਾਂ ਨੇ ਪੰਜਾਬ ਦੇ ਲੋਕਾਂ ਨੂੰ ਇੰਕ ਵਾਰ ਫੇਰ ਫਿਰਕੂ 
ਔਗ ਵਿੱਚ ਝੋਕ ਦਿੱਤਾ ਹੈ। ਡੇਰਾ ਸਚਾ ਸੌਦਾ ਸਰਸਾ ਦੇ ਮੁਖੀ 
ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਦੀ ਨਕਲ ਕਰਨ ਦੀ ਨਿੰਦਣਯੋਗ 
ਕਾਰਵਾਈ ਤੋਂ ਭੜਕੀ ਫਿਰਕੂ ਔਗ ਹਾਲੇ ਵੀ ਬੁਝਣ ਦਾ ਨਾਂ ਨਹੀਂ 
ਲੈ ਰਹੀ ਹੈ।ਪੰਜਾਬ ਦੀਆਂ ਦੋਵੇਂ ਮੌਖ ਸਰਮਾਏਦਾਰਾਂ ਦੀਆਂ ਸੇਵਕ 
(ਬਾਦਲ) ਦੇ ਇਲਾਵਾ ਅਕਾਲੀਆਂ ਦੇ ਅਲੌਗ-ਅਲੋਂਗ ਧੜੇ, 
ਸਭ ਇਸ ਮੌਚਦੀ ਹੋਈ ਔਗ ਵਿੱਚ ਘਿਓ ਪਾਉਣ ਦਾ ਕੰਮ ਕਰ 
ਰਹੇ ਹਨ । ਪੰਜਾਬ ਵਿਚ ਲਗਭਗ ਮਹੌਤਵਹੀਣ ਹੋ ਚੌਕੇ , ਮਰ ਰਹੇ 
ਕੁਝ ਸਿਖ ਕੌਟੜਪੰਥੀ, ਰਹੇ-ਸਹੇ ਖਾਲਿਸਤਾਨੀ ਫਾਸੀਵਾਦੀ ਸਭ 
ਆਪਣੇ ਘੁਰਨਿਆਂ 'ਚੋਂ ਬਾਹਰ ਨਿੱਕਲ ਆਏ ਹਨ ਅਤੇ ਡੇਰਾ 
ਸੌਚਾ ਸੌਦਾ ਦੇ ਮੁਖੀ ਦੀ ਹਰਕਤ ਨਾਲ ਭੜਕੇ ਸਿੱਖ ਜਜ਼ਬਾਤਾਂ ਨੂੰ 
ਹੋਰ ਭੜਕਾ ਕੇ ਆਪਣਾ ਉਲੂ ਸਿੰਧਾ ਕਰਨ ਦੇ ਕੰਮ ਵਿਚ ਰੋਂਝ 
ਗਏ ਹਨ। 

ਪੰਜਾਬ ਵਿੰਚ ਅਜ ਜੋ ਹੋ ਰਿਹਾ ਹੈ ਅਸਲ ਵਿਚ ਇਸਦੀ 
ਹੀ ਤਿਆਰ ਹੋ ਗਈ ਸੀ । ਇਹਨਾਂ ਚੋਣਾਂ ਵਿਚ ਡੇਰਾ ਸਚਾ ਸੌਦਾ 
ਨੇ ਖੁਲੇਆਮ ਕਾਂਗਰਸ ਦਾ ਸਾਥ ਦਿੱਤਾ ਸੀ ।ਜਿਸਦੇ ਕਾਰਨ ਪੰਜਾਬ 
ਦੇ ਮਾਲਵਾ ਇਲਾਕੇ ਵਿੰਚ ਅਕਾਲੀ ਦਲ(ਬਾਦਲ) ਨੂੰ ਕਾਫੀ 
ਨੁਕਸਾਨ ਉਠਾਉਣਾ ਪਿਆ। ਡੇਰਾ ਸੋਚਾ ਸੌਦਾ ਦਾ ਜ਼ਿਆਦਾਤਰ 
ਅਧਾਰ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਹੀ ਹੈ ਅਤੇ ਪਿਛਲੇ 
ਕੁਝ ਸਾਲਾਂ ਵਿੱਚ ਡੇਰਾ ਸੋਚਾ ਸੌਦਾ ਇਸ ਇਲਾਕੇ ਵਿੰਚ ਇੰਕ 
ਵੱਡੀ ਸਮਾਜਿਕ ਤਾਕਤ ਬਣਕੇ ਉਭਰਿਆ ਹੈ। ਪ੍ਰਕਾਸ਼ ਸਿੰਘ 
ਬਾਦਲ ਅਤੇ ਉਸਦਾ ਪੌਤਰ ਸੁਖਬੀਰ ਸਿੰਘ ਬਾਦਲ ਵੀ ਵਿਧਾਨ 
ਸਭਾ ਚੋਣਾਂ ਸਮੇਂ ਸਿਰਸੇ ਵਾਲੇ ਬਾਬੇ ਦਾ ਅਸ਼ੀਰਵਾਦ ਲੈਣ ਗਏ 
ਸਨ, ਪਰ ਇਹਨਾਂ ਨੂੰ ਬਾਬੇ ਦਾ ਅਸ਼ੀਰਵਾਦ ਨਹੀਂ ਮਿਲਿਆ। 
ਪਿਛਲੀਆਂ ਵਿਧਾਨ ਸਭਾ ਚੌਣਾਂ ਵਿੱਚ ਸਰਸੇ ਵਾਲੇ ਬਾਬੇ ਦੀ 
ਕਿਰਪਾ ਨਾਲ ਮਾਲਵੇ ਵਿੱਚ ਕਾਂਗਰਸ, ਅਕਾਲੀਆਂ ਦੀਆਂ ਕਈ 
ਸੀਟਾਂ ਖੋਹਣ ਵਿੱਚ ਕਾਮਯਾਬ ਰਹੀ ਸੀ। ਅਕਾਲੀਆਂ ਦਾ ਮੈਨਣਾ 
ਹੈ ਕਿ ਸਿਰਸਾ ਡੇਰੇ ਵੱਲੋਂ ਕਾਂਗਰਸ ਦਾ ਸਾਥ ਦੇਣ ਕਾਰਨ ਉਹਨਾਂ 
ਨੂੰ ਲਗਭਗ 20 ਸੀਟਾਂ ਦਾ ਨੁਕਸਾਨ ਉਠਾਉਣਾ ਪਿਆ। 

ਇਹਨਾਂ ਚੋਣਾਂ ਵਿੰਚ ਸਿਰਸਾ ਡੇਰੇ ਦੇ ਪ੍ਰਭਾਵ ਨੂੰ ਦੇਖਦੇ 
ਹੋਏ ਸਿਖ ਸੈਸਥਾਵਾਂ, ਅਕਾਲ ਤਖਤ ਦੇ ਜੱਥੇਦਾਰਾਂ ਅਤੇ ਸਿਖ 
ਬੁੱਧੀਜੀਵੀਆਂ ਨੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਸੀ।ਸਿੰਖ 
ਧਰਮ ਦਾ ਪਰਚਾਰ ਵਧਾਉਣ 'ਤੇ ਜ਼ੋਰ ਦਿੱਤਾ ਜਾਣ ਲੌਗਿਆ 
ਸੀ।ਸਿੱਖ ਬੌਧੀਜੀਵੀ ਸਿੱਖ ਆਗੂਆਂ ਨੂੰ ਕੋਸਣ ਲੋਗੇ ਸਨ, ਜਿੰਨਾਂ 
ਦੀ ਲਾਪਰਵਾਹੀ ਕਾਰਨ ਲੋਕ ਸਿੱਖ ਧਰਮ ਨੂੰ ਛੋਡ ਕੇ ਹੋਰ 
ਫਿਰਕਿਆਂ ਵਿੱਚ ਸ਼ਾਮਿਲ ਹੋ ਰਹੇ ਹਨ। 1970 ਦੇ ਦਹਾਕੇ ਦੇ 


ਅਖੀਰਲੇ ਸਾਲਾਂ ਵਿੱਚ “ਖਾਲਿਸਤਾਨੀ ਅੰਦੋਲਨ” ਦੇ ਨਾਂ 'ਤੇ 
ਪੰਜਾਬ ਵਿੱਚ ਫਿਰਕੂ ਫਾਸ਼ੀਵਾਦ ਦੀ ਲਹਿਰ ਚੌਲੀ ਸੀ ਜੋ ਲਗਭਗ 
ਡੇਢ ਦਹਾਕੇ ਤੌਕ ਜਾਰੀ ਰਹੀ ਸੀ । ਉਸਦੀ ਨੀਂਹ ਵੀ ਅਜਿਹੀਆਂ 
ਹੀ ਘਟਨਾਵਾਂ ਨਾਲ ਪਈ ਸੀ। ਉਦੋਂ ਇਸ ਕਿਸਮ ਦਾ ਵਿਵਾਦ 
ਸਿੱਖਾਂ ਅਤੇ ਨਿਰੈਕਾਰੀਆਂ ਵਿੱਚ ਸ਼ੁਰੂ ਹੋਇਆ ਸੀ। 13 ਅਪ੍ਰੈਲ 
1978 ਨੂੰ ਵਿਸਾਖੀ ਦੇ ਦਿਨ ਅਮ੍ਰਿਤਸਰ ਭਿੰਡਰਾਂਵਾਲੇ ਦੇ ਅਖੇਡ 
ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਬੰਦੇ 
ਨਿਰੈਕਾਰੀਆਂ ਦੇ ਹੌਥੋਂ ਮਾਰੇ ਗਏ ਸਨ ਜਦੋਂ ਉਹ ਨਿਰੈਕਾਰੀ ਮੁਖੀ 
ਗੁਰਬਚਨ ਸਿੰਘ ਦੇ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ । 10 ਜੂਨ 
1978 ਨੂੰ ਸਿੱਖਾਂ ਦੀ ਸਰਵਉਚ ਸੈਸਥਾ ਅਕਾਲ ਤਖਤ ਨੇ 
ਨਿਰਕਾਰੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ 
ਕੀਤਾ ਸੀ। ਇਹਨਾਂ ਘਟਨਾਵਾਂ ਨਾਲ ਪੰਜਾਬ ਵਿੱਚ ਜੋ ਫਿਰਕੂ 
ਔਗ ਮੌਚੀ ਉਸ ਵਿੱਚ ਪੰਜਾਬ ਦੇ ਲੋਕ ਡੇਢ ਦਹਾਕਾ ਭੁਜਦੇ ਰਹੇ। 
ਹਜ਼ਾਰਾਂ ਬੇਗੁਨਾਹਾਂ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ 
ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਹਜ਼ਾਰਾਂ 
ਬੇਗੁਨਾਹ ਨੌਜਵਾਨਾਂ ਨੂੰ ਸਰਕਾਰੀ ਦਹਿਸ਼ਤਗਰਦਾਂ (ਪੁਲਿਸ) ਨੇ 
ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ । 

1978 ਵਿੱਚ ਜਦੋਂ ਪੰਜਾਬ ਦੇ ਹਾਲਾਤ ਵਿਗੜਣੇ ਸ਼ੁਰੂ 
ਹੋਏ ਸਨ ਤਾਂ ਉਸ ਸਮੇਂ ਵੀ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ 
ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਮੋਖ ਮੇਤਰੀ ਸੀ। ਇਹ ਗੌਲ 
ਵੀ ਹੁਣ ਕਿਸੇ ਤੋਂ ਛੁਪੀ ਨਹੀਂ ਰਹੀ ਕਿ ਭਿੰਡਰਾਂਵਾਲੇ ਨੂੰ ਸਿੱਖਾਂ ਦੇ 
ਆਗੂ ਦੇ ਰੂਪ ਵਿੱਚ ਉਭਾਰਨ ਵਿੱਚ ਕਾਂਗਰਸ ਦਾ ਹੀ ਹੌਥ ਸੀ। 
ਬਾਅਦ ਵਿੱਚ ਵੀ ਨਾਮੀ-ਗਰਾਮੀ ਖਾਲਿਸਤਾਨੀ ਔਤਵਾਦੀ 
ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਹੀ ਪਨਾਹ ਲੈਂਦੇ ਰਹੇ। 

ਔਜ ਪੰਜਾਬ ਵਿੱਚ ਜੋ ਹੋ ਰਿਹਾ ਹੈ ਇਸਦੀ ਤੁਲਨਾ 
1978 ਦੀਆਂ ਘਟਨਾਵਾਂ ਨਾਲ ਕਰਕੇ ਵੇਖੀਏ ਤਾਂ ਕੋਈ ਵਖਰੇਵਾਂ 
ਨਜ਼ਰ ਨਹੀਂ ਆਉਂਦਾ ।ਔਜ ਇਕ ਵਾਰ ਫੇਰ ਪੰਜਾਬ ਵਿੱਚ ਅਕਾਲੀ 
ਸਰਕਾਰ ਬਣੀ ਹੈ ਤੇ ਕਾਂਗਰਸ ਫਿਰਕੂ ਜਨੂੰਨ ਨੂੰ ਉਤਸਾਹਿਤ ਕਰ 
ਰਹੀ ਹੈ। 13 ਮਈ ਨੂੰ ਸਿਰਸਾ ਡੇਰਾ ਦੇ ਮੁਖੀ ਨੇ ਜੋ ਗੁਰੂ ਗੋਬਿੰਦ 
ਸਿੰਘ ਦੀ ਨਕਲ ਕਰਨ ਦੀ ਨਿੰਦਣਯੋਗ ਕਾਰਵਾਈ ਕੀਤੀ ਉਸਦੇ 
ਪਿਛੇ ਕਾਂਗਰਸ ਦਾ ਹੌਥ ਕਿਸੇ ਤੋਂ ਛੁਪਿਆ ਨਹੀਂ। 13 ਮਈ ਦੇ 
ਨੇ ਜੋ ਸਿਰਸਾ ਡੇਰਾ ਦੇ ਹੌਕ ਵਿੱਚ ਅਤੇ ਉਸਦਾ ਗੁਣਗਾਣ ਕਰਦੇ 
ਹੋਏ ਜੋ ਬਿਆਨ ਦਿੱਤੇ ਹਨ ਉਸ ਤੋਂ ਸਾਰੀ ਗੌਲ ਸਪਸ਼ਟ ਹੋ ਜਾਂਦੀ 
ਹੈ ਕਿ ਕਾਂਗਰਸ ਇੰਕ ਵਾਰ ਫੇਰ ਪੰਜਾਬ ਵਿੱਚ 80 ਦੇ ਦਹਾਕੇ ਨੂੰ 
ਵਾਪਸ ਲਿਆਉਣਾ ਚਾਹੁੰਦੀ ਹੈ। 
ਜਨੂੰਨੀਆਂ ਦੀ ਸੁਰ ਵਿੱਚ ਸੁਰ ਮਿਲਾ ਰਹੇ ਹਨ ਅਤੇ ਉਹਨਾਂ ਨੂੰ 


ਲਲਕਾਰ _]8 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਪੰਜਾਬ ਵਿੰਚ ਮਨਮਾਨੀ ਕਰਨ ਦੀ ਖੁੱਲ੍ਹ ਦੇ ਰਹੇ ਹਨ। 

ਅਕਾਲ ਤਖਤ ਨੇ ਸਿੱਖ ਬਿਰਾਦਰੀ ਨੂੰ ਸੌਚਾ ਸੌਦਾ 
ਸਰਸਾ ਦੇ ਭਗਤਾਂ ਦੇ ਬਾਈਕਾਟ ਦਾ ਸੌਦਾ ਦਿੱਤਾ ਹੈ। ਦਮਦਮੀ 
ਟਕਸਾਲ ਜਿਹੀਆਂ ਜਨੂੰਨੀ ਸਿੱਖ ਜਥੇਬਦੀਆਂ ਸੌਚਾ ਸੌਦਾ ਦੇ 
ਡੇਰਿਆਂ ਨੂੰ ਬਲਪੂਰਵਕ ਬਦ ਕਰਵਾਉਣ ਦੀਆਂ ਧਮਕੀਆਂ ਦੇ 
ਰਹੀਆਂ ਹਨ ਅਤੇ ਸਰਕਾਰ ਚੌਂਪਚਾਪ ਤਮਾਸ਼ਾ ਦੇਖ ਰਹੀ ਹੈ ਜਾਂ 
ਸਿਖ ਜਨੂੰਨੀਆਂ ਦੀ ਹੀ ਬੋਲੀ ਬੋਲ ਰਹੀ ਹੈ। 

ਪੰਜਾਬ ਵਿੱਚ ਇਸ ਸਮੇਂ ਸਥਿਤੀ ਬੇਹੋਦ ਵਿਸਫੋਟਕ 
ਬਣੀ ਹੋਈ ਹੈ। ਪੂਰੇ ਪੰਜਾਬ ਵਿਚ ਲੱਖਾਂ-ਲੌਖ ਨੌਜਵਾਨ ਬੇਰੁਜ਼ਗਾਰ 
ਘੁੰਮ ਰਹੇ ਹਨ। ਪੱਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਨੌਜਵਾਨਾਂ 
ਵਿੱਚ ਨਸ਼ੇ ਦਾ ਚਲਣ ਜ਼ੋਰਾਂ `ਤੇ ਹੈ। ਇਸ ਸਰਮਾਏਦਾਰੀ ਢਾਂਚੇ 
ਵਿੱਚ ਹਤਾਸ਼-ਨਿਰਾਸ਼ ਬੇਰੁਜ਼ਗਾਰ ਨੌਜਵਾਨ ਜਾਂ ਤਾਂ ਨਸ਼ੇ ਦੀ 
ਸ਼ਰਨ ਲੈ ਰਹੇ ਹਨ ਜਾਂ ਆਤਮ ਹੌਤਿਆਵਾਂ ਕਰ ਰਹੇ ਹਨ । 

ਨਵੀਆਂ ਆਰਥਿਕ ਨੀਤੀਆਂ ਦੇ ਕਾਰਨ ਪਿਛਲੇ ਡੇਢ 
ਦਹਾਕੇ ਤੋਂ ਪੰਜਾਬ ਵਿੱਚ ਬੇਜ਼ਮੀਨਿਆਂ ਦੀ ਗਿਣਤੀ ਤੇਜ਼ੀ ਨਾਲ 
ਵਧੀ ਹੈ। ਪੱਡੂ ਇਲਾਕਿਆਂ ਵਿੱਚ ਤੇਜ਼ ਰਫ਼ਤਾਰ ਧਰੁਵੀਕਰਨ 
ਹੋਇਆ ਹੈ। ਖੇਤੀ ਤੋਂ ਸੁਰਖਰੂ ਹੋਈ ਅਬਾਦੀ ਰੁਜ਼ਗਾਰ ਦੇ ਲਈ 
ਉਦਯੋਗਾਂ ਦੇ ਵੋਲ ਨਹੀਂ ਜਾ ਰਹੀ ਕਿਉਂਕਿ ਉਥੇ ਜੀਵਨ ਦੀਆਂ 
ਹਾਲਤਾਂ ਬੇਹੌੋਦ ਖਰਾਬ ਹਨ, ਤਨਖਾਹਾਂ ਬੇਹਦ ਘੌਟ ਹਨ। 
ਫੈਕਟਰੀਆਂ ਦੇ ਮਾਲਕ ਵੀ ਬਾਹਰਲੇ ਰਾਜਾਂ ਤੋਂ ਆਉਣ ਵਾਲੇ 
ਮਜ਼ਦੂਰਾਂ ਨੂੰ ਹੀ ਕੈਮ 'ਤੇ ਰਖਦੇ ਹਨ ਕਿਉਂਕਿ ਉਹ ਬਹੁਤ ਘੋਟ 
ਕੀਮਤਾਂ 'ਤੇ ਆਪਣੀ ਕਿਰਤ ਸ਼ਕਤੀ ਵੇਚਣ ਨੂੰ ਤਿਆਰ ਹੋ ਜਾਂਦੇ 
ਹਨ। ਇਨਕਲਾਬੀ ਤਾਕਤਾਂ ਦੇ ਲਈ ਜਿਥੇ ਲੋਕਾਂ ਦੀ ਸਾਰੀ 
ਦੁਰਗਤੀ ਦੀ ਜੜ੍ਹ ਇਸ ਲੋਟੂ ਸਰਮਾਏਦਾਰਾ ਢਾਂਚੇ ਦੇ ਖਿਲਾਫ 
ਲੋਕਾਂ ਨੂੰ ਲਾਮਬਦ ਕਰਨ ਦੇ ਲਈ ਅਜਿਹੀਆਂ ਹਾਲਤਾਂ ਬਹੁਤ 
ਅਨੁਕੂਲ ਹਨ, ਉਥੇ ਹੀ ਇਹ ਹਾਲਤਾਂ ਪਿਛਾਖੜੀ ਤਾਕਤਾਂ ਦੇ 
ਵਧਣ-ਫੌਲਣ ਲਈ ਵੀ ਬਹੁਤ ਅਨੁਕੂਲ ਹਨ । ਇਸਲਈ ਪੰਜਾਬ 
ਵਿੱਚ ਹਾਕਮ ਜਮਾਤ ਨੇ ਇਹ ਚਾਲ ਚੱਲੀ ਹੈ ਕਿ ਲੋਕਾਂ ਦਾ 
ਧਿਆਨ ਸਮੋਸਿਆਵਾਂ ਦੇ ਅਸਲੀ ਕਾਰਨਾਂ ਤੋਂ ਹਟਾ ਕੇ ਉਹਨਾਂ 
ਨੂੰ ਆਪਸ ਵਿੰਚ ਹੀ ਲੜਾਇਆ ਜਾਵੇ , ਭਾਈ ਦੇ ਹੱਥੋਂ ਭਾਈ ਦਾ 
ਖੂਨ ਵਹਾਇਆ ਜਾਵੇ । ਅਜਿਹੀਆਂ ਹਾਲਤਾਂ ਵਿੱਚ ਇਨਕਲਾਬੀ 
ਵਿੱਚ ਸੜਦਾ ਰਹੇਗਾ। 

ਭਗਤ ਸਿੰਘ ਨੇ ਕਿਹਾ ਸੀ , “ਜਦੋਂ ਖੜੋਤ ਦੀ ਹਾਲਤ 
ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦੀ ਹੈ ਤਾਂ ਉਹ ਕਿਸੇ 
ਵੀ ਕਿਸਮ ਦੀ ਤਬਦੀਲੀ ਤੋਂ ਹਿਚਕਿਚਾਉਂਦੇ ਹਨ। ਇਸ ਖੜੋਤ 
ਅਤੇ ਬੇਹਰਕਤੀ ਨੂੰ ਤੋੜਣ ਲਈ ਇਕ ਇਨਕਲਾਬੀ ਸਪਿਰਟ 
ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ ।ਨਹੀਂ ਤਾਂ ਪਤਣ ਅਤੇ ਬਰਬਾਦੀ 
ਦਾ ਵਾਤਾਵਰਣ ਛਾ ਜਾਂਦਾ ਹੈ। ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ 
ਪਿਛਾਖੜੀ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ 'ਤੇ ਲਿਜਾਣ ਵਿੱਚ 
ਸਫਲ ਹੋ ਜਾਂਦੀਆਂ ਹਨ। ਇਸ ਨਾਲ ਇਨਸਾਨੀ ਤਰੌਕੀ ਰੋਕ 


ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ 
ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬੀ ਸਪਿਰਟ ਤਾਜਾ 
ਕੀਤੀ ਜਾਵੇ, ਤਾਂ ਕਿ ਇਨਸਾਨੀਅਤ ਦੀ ਰੂਹ ਵਿੱਚ ਹਰਕਤ 
ਪੈਦਾ ਹੋ ਸਕੇ” 


੮੪ <==ਵਕ/ 
/#ਟ-੨੩ ੬੭ ਸਾ । 


(ਸਫ਼ਾ 20 ਦਾ ਬਾਕੀ) 

ਸ਼ੀਆ ਮੁਸਲਮਾਨਾਂ ਨੇ ਨਜਫ਼ ਸ਼ਹਿਰ ਵਿੰਚ ਇਰਾਕ 'ਤੇ ਵਿਦੇਸ਼ੀ 
ਇਰਾਕ ਉਤੋਂ ਵਿਦੇਸ਼ੀ ਕਬਜੇ ਦੇ ਖਾਤਮੇ ਦੀ ਮੋਗ ਕੀਤੀ ।ਸ਼ੀਆ 
ਲੋਕਾਂ ਵਿਚ ਚੰਗਾ ਪ੍ਰਭਾਵ ਰੌਖਣ ਵਾਲੇ, “ਮੇਹਦੀ ਆਰਮੀ” ਦੇ 
ਮੁਖੀ ਮੁਕਤਦਾ-ਅਲ-ਸਦਰ ਨੇ ਇਰਾਕ ਉਤੇ ਅਮਰੀਕੀ ਕਬਜ਼ੇ 
ਨੂੰ ਖਤਮ ਕਰਨ ਦੀ ਆਖਰੀ ਤਰੀਕ ਤੈਅ ਕਰਨ ਦੀ ਮੋਗ ਕੀਤੀ 
ਹੈ। 

ਦੂਜੇ ਪਾਸੇ ਅਮਰੀਕੀ ਸਾਮਰਾਜਵਾਦੀ ਵੀ ਇਰਾਕ ਉਤੇ 
ਆਪਣਾ ਕਬਜ਼ਾ ਬਰਕਰਾਰ ਰੌਖਣ ਅਤੇ ਇਰਾਕੀ ਲੋਕਾਂ ਦੇ ਪ੍ਰਤੀਰੋਧ 
ਨੂੰ ਕੁਚਲਣ ਲਈ, ਇਰਾਕੀ ਲੋਕਾਂ ਉਤੇ ਅਤਿਆਚਾਰ ਹੋਰ ਤੇਜ਼ 
ਕਰਨ ਦੀਆਂ ਨਵੀਆਂ-ਨਵੀਆਂ ਸਕੀਮਾਂ ਬਣਾ ਰਹੇ ਹਨ। ਇਹਨਾਂ 
ਵਿੱਚੋਂ ਸਭ ਤੋਂ ਤਾਜ਼ਾ ਯੋਜਨਾ ਹੈ, ਬਗਦਾਦ ਸ਼ਹਿਰ ਦੀ ਘੇਰਾਬਦੀ 
ਨੂੰ ਹੋਰ ਵਧਾਉਣਾ, ਅਮਰੀਕਾ ਦੀ ਯੋਜਨਾ ਹੈ ਕਿ ਬਗਦਾਦ ਸ਼ਹਿਰ 
ਦੇ ਵੱਡੇ ਹਿੱਸੇ ਨੂੰ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਨੂੰ 
ਸੀਲ ਕਰ ਦਿੱਤਾ ਜਾਵੇ ਅਤੇ ਇਹਨਾਂ ਇਲਾਕਿਆਂ ਵਿੱਚ ਰਹਿਣ 
ਵਾਲੇ ਇਰਾਕੀਆਂ ਨੂੰ ਪਹਿਚਾਣ-ਪੋਤਰ ਜਾਰੀ ਕੀਤੇ ਜਾਣ ।ਘੇਰਾ 
ਬੇਦ ਸਮੁਦਾਏ ਬਣਾਉਣ ਦੀ ਇਸ ਮੁਹਿੰਮ ਵਿੰਚ ਸ਼ਹਿਰ ਦੇ 89 
ਵਿੱਚੋਂ 30 ਅਧਿਕਾਰਿਕ ਜ਼ਿਲ੍ਹੇ ਸ਼ਾਮਿਲ ਕੀਤੇ ਜਾਣਗੇ, ਇਸ 
ਮੁਹਿੰਮ ਨੂੰ ਅਮਰੀਕਾ ਦੀ ਇਰਾਕ ਵਿੱਚਲੇ ਵਿਦਰੋਹੀਆਂ ਨੂੰ ਕੁਚਲਣ 
ਦੀ ਸਭ ਤੋਂ ਮਹੋਤਵਅਕਾਂਕਸ਼ੀ ਯੋਜਨਾ ਕਿਹਾ ਜਾ ਰਿਹਾ ਹੈ। 

ਘੇਰਾ ਬਦ ਸਮੁਦਾਏ ਬਣਾਉਣ ਦੀ ਇਸ ਯੋਜਨਾ ਦਾ 
ਜਨਮ ਵਿਅਤਨਾਮ ਜੰਗ ਵਿੱਚ ਹੋਇਆ ਸੀ। ਇਸ ਯੋਜਨਾ ਨੂੰ 
ਅਮਰੀਕਾ ਵਲੋਂ ਵਿਅਤਨਾਮ 'ਚ, ਫਰਾਂਸ ਦੁਆਰਾ ਅਲਜੀਰੀਆ 
`ਚ ਅਤੇ ਇਜ਼ਰਾਈਲ ਵੌਲੋਂ ਫਿਲਿਸਤੀਨ ਵਿੱਚ ਅਜਮਾਇਆ 
ਜਾ ਚੁਕਿਆ ਹੈ, ਸਾਰੀਆਂ ਥਾਵਾਂ 'ਤੇ ਇਹਨਾਂ ਜਾਲਮਾਂ ਨੂੰ ਮੂਹ 
ਦੀ ਖਾਣੀ ਪਈ ਹੈ। ਬਗਦਾਦ ਲਈ ਅਮਰੀਕਾ ਦੀ ਘੇਰੇ ਬਦ 
ਸਮੁਦਾਏ ਬਣਾਉਣ ਦੀ ਯੋਜਨਾ ਅਮਰੀਕਾ ਦੀ ਵਧਦੀ ਬਦਹਵਾਸੀ 
ਅਤੇ ਨਿਰਾਸ਼ਾ ਨੂੰ ਦਰਸਾਉਂਦੀ ਹੈ । ਵਿਦੇਸ਼ੀ ਕਬਜੇ ਵਿਰੋਧ ਇਰਾਕੀ 
ਲੋਕਾਂ ਦੇ ਬਹਦਾਰੀ ਭਰੇ ਪ੍ਰਤੀਰੋਧ ਨੂੰ ਕੁਚਲਣ ਲਈ ਅਮਰੀਕੀ 
ਸਾਮਰਾਜੀਆਂ ਦੁਆਰਾ ਹੁਣ ਤੌਂਕ ਅਪਣਾਏ ਗਏ ਸਾਰੇ ਹੌਥਕੰਡੇ 
ਨਾਕਾਮ ਹੋਏ ਹਨ। ਆਉਣ ਵਾਲੇ ਦਿਨ ਇਹਨਾਂ ਅਮਰੀਕੀ 
ਸਾਮਰਾਜਵਾਦੀਆਂ ਅਤੇ ਉਸਦੇ ਜੋੜੀਦਾਰਾਂ ਲਈ ਹੋਰ ਵੀ ਬੁਰੇ 
ਸਿੰਧ ਹੋਣ ਜਾ ਰਹੇ ਹਨ। 

“--੨=੩੩੩====ਕਕ=ਕ=ੀ<-<<<ੀੀੀੀੀ--- 


"ਤਕ ਕਕਕਕਕਕਲਕਕਲਆਅਅ=ਖਅਅ== 
< ਉਨਾ 


ਲਲਕਾਰ _2.9 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਇਰਾਕ ਉਤੇ ਅਮਰੀਕੀ ਕਬਜ਼ੇ ਅਤੇ ਪ੍ਰਤੀਰੋਧ ਦੇ ਚਾਰ ਸਾਲ 
--ਸੁਖਦੇਵ 


ਇਸ ਸਾਲ ਮਾਰਚ ਵਿੰਚ ਇਰਾਕ ਉਤੇ ਅਮਰੀਕੀ 
ਸਾਮਰਾਜਵਾਦ ਦੇ ਕਬਜ਼ੇ ਦੇ ਚਾਰ ਸਾਲ ਪੂਰੇ ਹੋ ਗਏ ਹਨ । ਇਹਨਾਂ 
ਸਾਲਾਂ ਦੇ ਦੌਰਾਨ ਜਿੱਥੇ ਇਰਾਕੀ ਲੋਕਾਂ ਨੇ ਅਮਰੀਕੀ 
ਸਾਮਰਾਜਵਾਦੀਆਂ ਅਤੇ ਉਹਨਾਂ ਦੇ ਪਿੰਠੂਆਂ ਹੌਥੋਂ ਭਿਅਕਰ ਜ਼ੁਲਮ 
ਸਹੇ ਹਨ, ਉਥੇ ਉਹਨਾਂ ਅਮਰੀਕੀ ਕਬਜ਼ੇ ਨੂੰ ਕਦੇ ਵੀ ਪ੍ਰਵਾਨ 
ਲੋਕਾਂ ਦਾ ਪ੍ਰਤੀਰੋਧ ਦਿਨੋ-ਦਿਨ ਵਧੇਰੇ ਤਿੱਖਾ ਹੁੰਦਾ ਗਿਆ ਹੈ। 
ਸਾਮਰਾਜਵਾਦੀ ਕਬਜ਼ੇ ਖਿਲਾਫ਼ ਇਰਾਕੀ ਲੋਕਾਂ ਦੇ ਬਹਾਦਰੀ ਭਰੇ 
ਸੈਘਰਸ਼ ਨੇ ਅਮਰੀਕੀ ਹਾਕਮਾਂ ਦੀ ਨੀਂਦ ਉਡਾ ਰਖੀ ਹੈ। ਅਮਰੀਕੀ 
ਹਾਕਮਾਂ ਨੇ ਇਰਾਕ ਉਤੇ ਕਬਜੇ ਨੂੰ ਜਿਨਾ ਅਸਾਨ ਸਮਝਿਆ ਸੀ, 
ਅਸਲੀਅਤ ਵਿੱਚ ਉਸਤੋਂ ਠੀਕ ਉਲਟਾ ਹੀ ਹੋਇਆ । ਇਰਾਕ 
ਵਿਚ ਸੋਦਾਮ ਹੁਸੈਨ ਨੂੰ ਸੌਤਾ ਤੋਂ ਬੇਦਖਲ ਕਰਕੇ , ਉਥੇ ਆਪਣੀ 
ਕਠਪੁਤਲੀ ਸਰਕਾਰ ਬਿਠਾ ਕੇ ਅਰਾਮ ਨਾਲ ਉਥੋਂ ਦੀ ਤੇਲ ਸੈਪਦਾ 
ਦੀ ਲੋਂਟ ਦੇ ਅਮਰੀਕੀ ਮਨਸੂਬੇ, ਬਹਾਦਰ ਇਰਾਕੀ ਲੋਕਾਂ ਨੇ ਮਿਟੀ 
ਵਿੱਚ ਮਿਲਾ ਦਿੱਤੇ ਹਨ । 

ਅਮਰੀਕੀ ਹਾਕਮਾਂ ਨੇ ਇਰਾਕ ਉਤੇ ਹਮਲਾ ਕਰਨ ਦੇ 
ਦੋ ਬਹਾਨੇ ਬਣਾਏ ਸਨ। ਇੰਕ ਸੀ ਇਰਾਕ ਕੋਲ ਘਾਤਕ 
ਰਸਾਇਣਿਕ ਹਥਿਆਰ ਹੋਣ ਦਾ ਬਹਾਨਾ ਅਤੇ ਦੂਜਾ ਬਹਾਨਾ ਸੀ 
ਸੋਦਾਮ ਹੁਸੈਨ ਦੇ ਅਲਕਾਇਦਾ ਨਾਲ ਸਬੈਧ। ਇਰਾਕ ਕੋਲ 
ਰਸਾਇਣਿਕ ਹਥਿਆਰ ਹੋਣ ਦੇ ਅਮਰੀਕੀ ਝੂਠ ਦੀ ਹਵਾ ਤਾਂ 
ਬਹੁਤ ਪਹਿਲਾਂ ਹੀ ਨਿਕਲ ਚੁੱਕੀ ਹੈ ਜਦ ਇਰਾਕ ਉਤੇ ਕਬਜ਼ੇ ਤੋਂ 
ਬਾਅਦ ਅਮਰੀਕੀ ਅਤੇ ਬ੍ਰਿਟਿਸ਼ ਹਾਕਮ ਇਹੋ ਜਿਹੇ ਕੋਈ 
ਹਥਿਆਰ ਨਹੀਂ ਲੌਭ ਸਕੇ । ਪੂਰੀ ਦੁਨੀਆਂ ਨੇ ਸਾਮਰਾਜੀਆਂ ਦੇ 
ਇਸ ਝੂਠ ਉਤੇ ਥੁਕਿਆ। ਅਮਰੀਕੀ ਸਾਮਰਾਜਵਾਦੀਆਂ ਦੇ ਦੂਸਰੇ 
ਝੁਠ ਦੀ ਪੋਲ ਖੁਦ ਉਸ ਦੀ ਹੀ ਖੁਫ਼ੀਆ ਏਜੈਸੀ ਨੇ ਖੋਲ ਦਿੱਤੀ । 
ਸੀ. ਆਈ. ਏ. ਨੇ ਮੋਨਿਆ ਕਿ ਸੋਦਾਮ ਦੇ ਅਲਕਾਇਦਾ ਨਾਲ 
ਕੋਈ ਸਬੈਧ ਨਹੀਂ ਸਨ। ਹੁਣ ਪੂਰੀ ਦੁਨੀਆਂ ਦੇ ਸਾਹਮਣੇ ਇਹ 
ਗੌਲ ਸਾਫ਼ ਹੋ ਗਈ ਹੈ ਕਿ ਇਰਾਕ ਉਤੇ ਹਮਲੇ ਦੇ ਪਿਛੇ ਅਮਰੀਕੀ 
ਅਤੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਇੱਕੋ ਇਕ ਮਕਸਦ ਇਰਾਕ 
ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਨਾ ਸੀ । ਮਧ ਏਸ਼ੀਆ ਦੇ ਤੇਲ 
ਦੀ ਵਿਸ਼ਾਲ ਸੈਪਦਾ ਉਤੇ ਕਬਜ਼ੇ ਲਈ ਇਰਾਕ ਉਤੇ ਕਬਜ਼ਾ 
ਕਰਨ ਦਾ ਇੰਕ ਯੌਂਧਨੀਤਕ ਮਹੌਤਵ ਵੀ ਹੈ। 
ਦੇ ਪਹਾੜ ਲੌਦ ਦਿੱਤੇ ਹਨ । ਹਰ ਰੋਜ਼ ਵਿਦੇਸ਼ੀ ਕਬਜ਼ਾਧਾਰੀਆਂ ਦੇ 
ਹੱਥੋਂ ਸੈਂਕੜੇ ਇਰਾਕੀ ਮਾਰੇ ਜਾ ਰਹੇ ਹਨ, ਸੈਂਕੜੇ ਗੈਮ ਹੋ ਰਹੇ ਹਨ। 
ਮੋਸੁਲ ਤੋਂ ਲੈ ਕੇ ਕਿਰਕੁਕ ਤੌਕ ਅਤੇ ਕਿਰਕੁਕ ਤੋਂ ਲੈ ਕੇ ਬਸਰਾ 
ਤੌਕ ਪੂਰੇ ਇਰਾਕ ਵਿੱਚ ਲਾਸ਼ਾਂ ਦੇ ਢੇਰ ਮਿਲਦੇ ਹਨ। ਇਹਨਾਂ 
ਲਾਸ਼ਾਂ ਦੇ ਹੌਥ ਬੈਨ੍ਹੇ ਹੋਏ ਹਨ, ਔਖਾਂ 'ਤੇ ਪੌਟੀ, ਸ਼ਰੀਰ ਗੋਲੀਆਂ 
ਨਾਲ ਭੁੰਨੇ ਹੋਏ ਹਨ ਅਤੇ ਪੂਰੇ ਸ਼ਰੀਰ ਉਤੇ ਤਸੀਹਿਆਂ ਦੇ ਨਿਸ਼ਾਨ 


ਹੁੰਦੇ ਹਨ। 

ਵਿਦੇਸ਼ੀ ਹਮਲਾਵਰਾਂ ਦੇ ਹੌਥੋਂ ਹੁਣ ਤੌਕ ਕਿੰਨੇ ਇਰਾਕੀ 
ਮਾਰੇ ਜਾ ਚੁਕੇ ਹਨ ਇਸਦਾ ਠੀਕ ਠੀਕ ਅਦਾਜ਼ਾ ਲਗਾਉਣਾ ਤਾਂ 
ਮੁਸ਼ਕਿਲ ਹੈ, ਪਰ ਸਾਮਰਾਜਵਾਦੀਆਂ ਦੇ ਧੂਤੁ ਬੀ. ਬੀ. ਸੀ. ਦੀ 
ਹੀ ਇੰਕ ਵੈਬਸਾਈਟ ਅਨੁਸਾਰ, “ਅਮਰੀਕੀ ਫ਼ੌਜ ਇਰਾਕ ਵਿੱਚ 
ਮਾਰੇ ਜਾ ਰਹੇ ਨਾਗਰਿਕਾਂ ਦਾ ਪੂਰਾ ਰਿਕਾਰਡ ਨਹੀਂ ਰੌਖਦੀ । ਨਾ 
ਹੀ ਇਰਾਕੀ ਸਰਕਾਰ ਕੋਲ ਇਸਦੀ ਕੋਈ ਠੀਕ-ਠੀਕ ਜਾਣਕਾਰੀ 
ਹੈ, ਫੇਰ ਵੀ ਸਿਹਤ ਮੈਤਰਾਲਾ ਦੁਆਰਾ ਨਵੈਬਰ 2006 ਵਿੱਚ 
ਡੇਢ ਲੌਖ ਵਿਚਕਾਰ ਹੈ, ਪਰ ਲਾਨਸੈਟ ਦੁਆਰਾ ਇਰਾਕੀ ਘਰਾਂ 
ਉਤੇ ਕੀਤੇ ਗਏ ਇੰਕ ਸਰਵੇਖ਼ਣ ਅਨੁਸਾਰ ਜੁਲਾਈ 2006 ਤੌਕ 
“ਯੋਧ ਦੇ ਨਤੀਜੇ ਵੌਜੋਂ ਲਗਭਗ 6,55 ,000 ਇਰਾਕੀ ਮਾਰੇ ਗਏ 
ਹਨ ।” ਦੂਜੇ ਪਾਸੇ ਵਿਦੇਸ਼ੀ ਹਮਲਾਵਰਾਂ ਨੂੰ ਵੀ ਕਬਜ਼ੇ ਦੀ ਵੌਡੀ 
ਕੀਮਤ ਦੇਣੀ ਪੈ ਰਹੀ ਹੈ। ਇੰਕ ਪਾਸੇ ਜਿੱਥੇ ਸਾਮਰਾਜਵਾਦੀਆਂ ਨੂੰ 
ਇਰਾਕੀ ਲੋਕਾਂ ਦੇ ਵਿਰੋਧ ਨੂੰ ਕੁਚਣਣ ਲਈ ਅਰਬਾਂ ਡਾਲਰ 
ਸਲਾਨਾ ਖਰਚ ਚੌਕਣਾ ਪੈ ਰਿਹਾ ਹੈ, ਉਥੇ ਆਏ ਦਿਨ ਇਰਾਕੀ 
ਗੁਰੀਲਿਆਂ ਹੌਥੋਂ ਵਿਦੇਸ਼ੀ ਹਮਲਾਵਰ ਫ਼ੌਜ ਦੇ ਫ਼ੌਜੀ ਵੀ ਵੌਡੀ 
ਗਿਣਤੀ ਵਿੱਚ ਮਾਰੇ ਜਾ ਰਹੇ ਹਨ ।ਇੰਕ ਅਦਾਜ਼ੇ ਅਨੁਸਾਰ ਪਿਛਲੇ 
ਚਾਰ ਸਾਲਾਂ ਵਿੱਚ ਹਮਲਾਵਰ ਗਠਬੰਧਨ ਫ਼ੌਜ ਦੇ 34,00 ਫ਼ੌਜੀ 
ਮਾਰੇ ਜਾ ਚੋਕੇ ਹਨ । ਮਾਰਚ 2003 ਵਿੱਚ ਜਦੋਂ ਅਮਰੀਕਾ ਅਤੇ 
ਮੁਸਲਮਾਨਾਂ ਦੇ ਇੰਕ ਹਿੱਸੇ ਨੇ ਇਸਦਾ ਸਵਾਗਤ ਕੀਤਾ ਸੀ।ਉਹ 
ਅਮਰੀਕੀ ਸਾਮਰਾਜਵਾਦ ਅਤੇ ਉਸਦੇ ਜੋੜੀਦਾਰਾਂ ਨੂੰ ਇੰਕ 
ਮੁਕਤੀਦਾਤਾ ਦੇ ਰੂਪ ਵਿੱਚ ਦੇਖ ਰਹੇ ਸਨ ਜੋ ਉਹਨਾਂ ਨੂੰ ਸੋਦਾਮ 
ਹੁਸੈਨ ਦੀ ਅਤਿਆਚਾਰੀ ਸਤਾ ਤੋਂ ਆਜ਼ਾਦੀ ਦਿਵਾਉਣਗੇ, ਪਰ 
ਸਮਾਂ ਲੰਘਣ ਦੇ ਨਾਲ ਇਰਾਕੀ ਲੋਕਾਂ ਦੇ ਹਰ ਇੰਕ ਰਿੱਸੇ ਨੂੰ ਇਹ 
ਗੌਲ ਸਪੋਸ਼ਟ ਹੋ ਗਈ ਕਿ ਵਿਦੇਸ਼ੀ ਹਮਲਾਵਰ ਇਰਾਕ ਨੂੰ ਸੋਦਾਮ 
ਹੁਸੈਨ ਦੀ “ਤਾਨਾਸ਼ਾਹੀ” ਤੋਂ ਅਜ਼ਾਦ ਕਰਾਉਣ ਨਹੀਂ ਸਗੋ 
ਇਰਾਕ ਦੇ ਤੇਲ ਭੈਡਾਰਾਂ ਉਤੇ ਕਬਜੇ ਲਈ ਆਏ ਹਨ ਅਤੇ ਨੌੜ 
ਭਵਿੱਖ ਵਿੱਚ ਇਰਾਕ ਤੋਂ ਚਲੇ ਜਾਣ ਦਾ ਉਹਨਾਂ ਦਾ ਕੋਈ ਇਰਾਦਾ 
ਨਹੀਂ ਹੈ। 

ਇਹ ਗੌਲ ਸਾਫ਼ ਹੁੰਦੇ ਹੀ ਇਰਾਕ ਦੀ ਸ਼ੀਆ ਅਬਾਦੀ 
ਵੀ ਇਰਾਕ ਉਤੇ ਵਿਦੇਸ਼ੀ ਕਬਜ਼ੇ ਦੇ ਖਿਲਾਫ਼ ਖਾੜਕੂ ਵਿਰੋਧ 
ਲਈ ਆ ਖੜੀ ਹੋਈ ਹੈ। ਸੁਨੀ ਅਬਾਦੀ ਤਾਂ ਪਹਿਲੇ ਦਿਨ ਤੋਂ ਹੀ 
ਅਮਰੀਕੀ ਕਬਜ਼ੇ ਖਿਲਾਫ਼ ਲੜਦੀ ਆ ਰਹੀ ਹੈ । ਇਰਾਕੀ ਲੋਕਾਂ 
ਦੇ ਸ਼ੀਆ-ਸੁੰਨੀ ਪਾੜੇ ਨੂੰ ਹੋਰ ਵਧਾ ਕੇ, ਸ਼ੀਆ ਅਬਾਦੀ ਨੂੰ ਆਪਣੇ 
ਪੌਖ ਵਿਚ ਜਿੱਤ ਲੈਣ ਦੇ ਅਮਰੀਕੀ ਮਨਸੂਬੇ ਵੀ ਮਿਟੀ ਵਿਚ 
ਮਿਲਦੇ ਜਾ ਰਹੇ ਹਨ। 9 ਅਪ੍ਰੈਲ 2007 ਨੂੰ ਹਜ਼ਾਰਾਂ ਇਰਾਕੀ 

(ਬਾਕੀ ਸਫ਼ਾ 19 ਤੇ) 


ਲਲਕਾਰ _ 20) ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਕੀ ਵੌਂਧ ਅਬਾਦੀ ਹੀ ਗਰੀਬੀ-ਬੇਰਜ਼ਗਾਰੀ ਦਾ ਕਾਰਣ ਹੈ ? 


ਸਾਨੂੰ ਹਮੇਸ਼ਾਂ ਹੀ ਇਹ ਦੌਸਿਆ ਗਿਆ ਹੈ ਕਿ 
ਦੇਸ਼ ਦੀ ਵੇਂਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ 
ਮੌਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ 
ਅਬਾਦੀ 'ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ 
ਸਮੋਸਿਆਵਾਂ ਦਾ ਹੌਲ ਹੋ ਜਾਵੇਗਾ। ਸਕੂਲਾਂ-ਕਾਲਜਾਂ 
ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। 
ਮਗ ਕਰਦੇ ਹਾਂ ਤਾਂ ਉਹ ਵੀ ਇਹੋ ਘੜਿਆ-ਘੜਾਇਆ 
ਜਵਾਬ ਦੇ ਕੇ ਪਿਛਾ ਛੁਡਾਉਣ ਦੀ ਕਰਦੇ ਹਨ । ਹਰ ਪਾਸੇ 
ਤੋਂ ਹੀ ਇਸ ਭਰਮ ਦੀ ਇੰਕ ਹਨੇਰੀ ਜਿਹੀ ਲਿਆ ਦਿੱਤੀ 
ਗਈ ਹੈ। ਇਸ ਕੁਤਰਕ ਦਾ ਏਨਾ ਕੂੜ-ਪਰਚਾਰ ਕੀਤਾ 
ਗਿਆ ਹੈ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ 'ਰੌਬੀ ਸੋਚ” 
ਮਨ ਕੇ ਆਪਣੇ ਦਿਮਾਗਾਂ ਨੂੰ ਜੈਦਰੇ ਜੜ੍ਹੀ ਬੈਠੇ ਹਨ। ਇੰਕ 
ਧਰਮ ਨੂੰ ਮੋਨਣ ਵਾਲੇ ਲੋਕ ਦੂਜੇ ਧਰਮ ਦੇ ਪੈਰੋਕਾਰਾਂ ਨੂੰ 
ਵੱਧ ਬਚੇ ਪੈਦਾ ਕਰਨ ਕਰਕੇ ਕੋਸਦੇ ਰਹਿੰਦੇ ਹਨ । “ਉਚੀਆਂ 
ਜਾਤਾਂ” ਵਾਲੇ “ਨੀਵੀਆਂ ਜਾਤਾਂ” ਵਾਲੇ ਲੋਕਾਂ ਨੂੰ ਇਸਦੇ 
ਲਈ ਬੁਰਾ-ਭਲਾ ਆਖਦੇ ਹਨ । ਕਿਸੇ ਇਕ ਖੇਤਰ/ਇਲਾਕੇ 
ਦੇ ਨਿਵਾਸੀ ਦੂਜੇ ਇਲਾਕਿਆਂ ਤੋਂ ਆਏ ਪ੍ਰਵਾਸੀ ਕਿਰਤੀਆਂ 
ਨੂੰ ਹੀ ਅਬਾਦੀ ਵਧਾ ਦੇਣ ਦਾ ਦੋਸ਼ ਲਾਉਂਦੇ ਹੋਏ ਉਹਨਾਂ 
ਵਿਰੋਧ ਦੇਗੇ ਫ਼ਸਾਦ ਲਈ ਤਿਆਰ ਹੋ ਜਾਂਦੇ ਹਨ। 

ਜਦੋਂ ਅਸੀਂ ਥੋੜ੍ਹੀ ਜਿਹੀ ਹੀ ਗੈਭੀਰਤਾ ਅਤੇ 
ਗਹਿਰਾਈ ਨਾਲ਼ ਤੌਥਾਂ ਦੀ ਪੜਤਾਲ ਕਰਦੇ ਹਾਂ ਤਾਂ ਅਸੀਂ 
ਸਾਫ਼ ਦੇਖ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਵਧ ਅਬਾਦੀ 
ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਪੂਰੀ ਤਰ੍ਹਾਂ 
ਬੇਬੁਨਿਆਦ ਗੱਲ ਹੈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ 
ਦਾ ਕਾਰਨ ਦੱਸਣਾ ਕੋਰਾ ਝੂਠ ਹੈ। ਕੁਝ ਲੋਕ ਇਸ ਤਰ੍ਹਆਂ 
ਦਾ ਪ੍ਰਚਾਰ ਆਪਣੀ ਗੈਰ ਜਾਣਕਾਰੀ ਕਰਕੇ ਕਰਦੇ ਹਨ । 
ਪਰ ਕੁਝ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਵਰਗ ਇਸੇ 
ਢਾਂਚੇ ਵਿੱਚ ਹੈ। ਦੂਜਿਆਂ ਦੀ ਮਿਹਨਤ 'ਤੇ ਆਪਣੀਆਂ 
ਰਖਣ ਲਈ ਇਸ ਤਰ੍ਹਾਂ ਦੇ ਭਰਮ ਲੋਕਾਂ ਵਿਚ ਫੈਲਾਉਂਦੇ ਹੀ 
ਰਹਿੰਦੇ ਹਨ । 

ਅਬਾਦੀ ਨੂੰ ਸਭ ਸਮੌਸਿਆਵਾਂ ਦੀ ਜੜ੍ਹ ਦੌਸਣ 
ਵਾਲਾ ਝੂਠਾ ਸਿਧਾਂਤ ਅਸਲ ਵਿੱਚ ਇੱਕ ਪੂੰਜੀਵਾਦੀ 
ਸਿਧਾਂਤਕਾਰ ਮਾਲਥਸ ਵੌਲੋਂ ਘੜਿਆ ਗਿਆ ਹੈ। ਉਸਨੇ 
ਦਾਅਵਾ ਕੀਤਾ ਕਿ ਆਬਾਦੀ ਰੇਖਾ ਗਣਿਤਕ ਕਮ 
(1,2,4,8,16.....) ਅਨੁਸਾਰ ਵਧਦੀ ਹੈ ਜਦੋਂ ਕਿ ਗੁਜ਼ਾਰੇ 
ਦੇ ਸਾਧਨ ਔਕ ਗਣਿਤਕ ਕ੍ਰਮ (1,2,3,4,5.....) 


--ਲਖਵਿੰਦਰ 


ਅਨੁਸਾਰ ਵਧਦੇ ਹਨ। ਮਾਲਥਸ ਨੇ ਕਿਹਾ ਕਿ ਅਬਾਦੀ 
ਕਿਉਂ ਕਿ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ ਤੇ ਗੁਜ਼ਾਰੇ ਦੇ 
ਸਾਧਨ ਨਾ-ਮਾਤਰ ਗਤੀ ਨਾਲ। ਇਸ ਲਈ ਵੌਧ ਅਬਾਦੀ 
ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ। ਮਾਲਥਸ ਨੇ ਆਪਣੇ 
ਦੁਆਰਾ ਘੜੇ ਇਸ ਬੇਬੁਨਿਆਦ ਅਬਾਦੀ ਸਿਧਾਂਤ ਨੂੰ ਸੋਚ 
ਸਾਬਿਤ ਕਰਨ ਲਈ ਕੁਤਰਕ ਕੀਤੇ । ਵਧਦੀ ਅਬਾਦੀ ਲਈ 
ਉਸਨੇ ਅਮਰੀਕਾ ਦੇ ਆਂਕੜੇ ਪੇਸ਼ ਕੀਤੇ ਅਤੇ ਗੁਜ਼ਾਰੇ ਦੇ 
ਸਾਧਨਾਂ ਦੇ ਵਾਧੇ ਨੂੰ ਦਿਖਾਉਣ ਲਈ ਫਰਾਂਸ ਦੇ! ਉਸਨੇ 
ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਹੋ ਕੇ ਇਹ ਬਕਵਾਸ ਕੀਤੀ 
ਕਿ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਆਦਿ 
ਮਨੌਖ ਜਾਤੀ ਲਈ ਵਰਦਾਨ ਦੀ ਤਰ੍ਹਾਂ ਹਨ ਕਿਉ ਕਿ 
ਇਹਨਾਂ ਨਾਲ ਅਬਾਦੀ ਘੋਟਦੀ ਹੈ! ਮਾਲਥਸ ਦਾ ਅਬਾਦੀ 
ਸਿਧਾਂਤ ਭਾਂਵੇਂ ਕਿ ਵਿਗਿਆਨਕ ਤੌਰ 'ਤੇ ਪੂਰੀ ਤਰ੍ਹਾਂ ਗ਼ਲਤ 
ਸਾਬਤ ਕੀਤਾ ਜਾ ਚੌਕਾ ਹੈ ਪਰ ਫੇਰ ਵੀ ਲੋਕਾਂ ਨੂੰ ਮੂਰਖ 
ਬਣਾਉਣ ਲਈ ਪੂੰਜੀਪਤੀਆਂ ਦੁਆਰਾ ਲਗਾਤਾਰ ਇਸੇ 
ਦਾ ਪ੍ਰਚਾਰ ਕੀਤਾ ਜਾਂਦਾ ਹੈ। ਮਾਲਥਸ ਨੇ ਜਿਹੜੇ ਦੇਸ਼ਾਂ 
ਦੀਆਂ ਉਦਾਹਰਣਾਂ ਦਿੱਤੀਆਂ ਉਹਨਾਂ ਵਿੰਚ ਉਸ ਸਮੇਂ ਵੀ 
ਅਤੇ ਔਜ ਵੀ ਗੁਜ਼ਾਰੇ ਦੇ ਸਾਧਨਾਂ ਦਾ ਅਬਾਦੀ ਨਾਲੋਂ 
ਕਿਤੇ ਤੇਜ਼ੀ ਨਾਲ ਅਤੇ ਕਿਤੇ ਵੱਧ ਵਿਕਾਸ ਹੋਇਆ। 
ਸਾਡੇ ਦੇਸ਼ ਦੀ ਹੀ ਅਰਥਵਿਵਸਥਾ 'ਤੇ ਜੇ ਨਜ਼ਰ ਮਾਰ ਲਈ 
ਜਾਵੇ ਤਾਂ ਸਾਰੀ ਗੌਲ ਸਪੋਸ਼ਟ ਹੋ ਜਾਂਦੀ ਹੈ। 1947 ਤੋਂ 
ਹੁਣ ਤੌਕ ਸਾਡੇ ਦੇਸ਼ ਦੀ ਅਬਾਦੀ ਲੌਗਭਗ ਸਵਾ ਤਿੰਨ 
ਗੁਣਾ ਵਧੀ ਹੈ ਪਰ ਪ੍ਰਤੀ ਵਿਅਕਤੀ ਅੰਸਤ ਆਮਦਨ 
ਇਸ ਤੋਂ ਕਿਤੇ ਜ਼ਿਆਦਾ ਵਧੀ ਹੈ। ਪਰ ਇਹ ਧਨ-ਦੌਲਤ 
ਜੋ ਵਧੀ ਉਸਦਾ ਵੱਡਾ ਹਿੱਸਾ ਤਾਂ ਟਾਟੇ-ਬਿਰਲੇ-ਰਿਲਾਇਸ 
ਵਰਗੇ ਮੌਠੀ ਭਰ ਅਮੀਰਾਂ ਕੋਲ ਇਕੌਠਾ ਹੋ ਗਿਆ। ਟਾਟਾ 
ਘਰਾਨਾ ਜਿਸਦੀ 1947 ਸਮੇਂ 100 ਕਰੋੜ ਰੁਪਏ ਦੇ 
ਲਗਭਗ ਦੀ ਸੈਪਤੀ ਸੀ ਔਜ 150 ਹਜ਼ਾਰ ਕਰੋੜ ਤੋਂ ਵੀ 
ਵੱਧ ਸੈਪਤੀ ਦਾ ਮਾਲਕ ਹੈ। 

ਅਬਾਦੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ ਜਾਂ 
ਥੋੜੀ ਜਿਹੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅਮਰੀਕਾ, 
ਆਸਟ੍ਰੇਲੀਆ ਅਤੇ ਯੂਰਪੀ ਵਿਕਸਿਤ ਪੂੰਜੀਵਾਦੀ ਦੇਸ਼ 
ਅਜਿਹੇ ਹਨ ਜਿਥੇ ਅਬਾਦੀ ਜਾਂ ਤਾਂ ਸਥਿਰ ਹੈ ਜਾਂ ਲਗਾਤਾਰ 
ਘੋਟ ਰਹੀ ਹੈ। ਜਪਾਨ, ਫਰਾਂਸ ਅਤੇ ਆਸਟ੍ਰੇਲੀਆ ਦੀਆਂ 
ਇਨਾਮ ਵੀ ਰੱਖੇ ਹਨ। ਪਰ ਇਹਨਾਂ ਦੇਸ਼ਾਂ ਵਿੱਚ ਵੀ 
ਬੇਰੁਜ਼ਗਾਰੀ ਅਤੇ ਗਰੀਬੀ ਲਗਾਤਾਰ ਵੱਧ ਰਹੇ ਹਨ ਅਤੇ 


ਲਲਕਾਰ _ 2] ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਵਿਸਫ਼ੋਟਕ ਰੂਪ ਧਾਰਨ ਕਰ ਰਹੇ ਹਨ । ਅਮਰੀਕਾ ਦੇ ਲਗਭਗ 
ਤਿੰਨ ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ । 
ਉਪਰਲੇ 3 ਲੋਖ ਅਮੀਰ ਅਮਰੀਕੀਆਂ ਕੋਲ ਹੇਠਲੇ 15 
ਕਰੋੜ ਅਮਰੀਕੀਆਂ ਜਿਨਾਂ ਧਨ ਹੈ। ਅਮਰੀਕਾ ਵਿੱਚ 
ਅਮੀਰੀ-ਗਰੀਬੀ ਦਾ ਪਾੜਾ ਇਸ ਤੋਂ ਵੀ ਸਮਝਿਆ ਜਾ 
ਸਕਦਾ ਹੈ ਕਿ ਉਪਰਲੇ 10% ਅਮਰੀਕੀਆਂ ਕੋਲ ਅਮਰੀਕੀ 
ਸਮਾਜ ਦੇ ਕੁਲ ਧਨ ਦਾ 48.5% ਇਕੱਠਾ ਹੋ ਚੁਕਾ ਹੈ। 
ਉਥੇ ਬੇਰੁਜ਼ਗਾਰੀ 4.5% ਦੇ ਹਿਸਾਬ ਨਾਲ ਵੇਂਧ ਰਹੀ ਹੈ। 
ਇਸ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਅਤੇ ਹੋਰ 
ਪੂੰਜੀਵਾਦੀ ਵਿਕਸਿਤ ਦੇਸ਼ਾਂ ਵਿੱਚ ਜਿਥੇ ਅਬਾਦੀ ਦੇ ਵਾਧੇ 
ਵਰਗੀ ਕੋਈ “ਸਮਸਿਆ” ਨਹੀਂ ਪਰ ਉਥੇ ਵੀ ਗਰੀਬੀ 
ਅਤੇ ਬੇਰੁਜ਼ਗਾਰੀ ਲਗਾਤਾਰ ਵਧਦੇ ਜਾ ਰਹੇ ਹਨ ਤਾਂ 
ਅਬਾਦੀ ਨੂੰ ਸਭ ਸਮੌਸਿਆਵਾਂ ਦੀ ਜੜ੍ਹ ਦੌਂਸਣ ਵਾਲੇ 
ਪੂੰਜੀਵਾਦੀ ਸਿਧਾਂਤਾਂ ਦੀ ਫੂਕ ਨਿਕਲ ਜਾਂਦੀ ਹੈ। 
ਭਾਰਤ ਦੀ ਅਬਾਦੀ ਅਸਤ ਵਾਧਾ ਦਰ 1980- 
1990 ਦੋਰਾਨ 2.4 ਪ੍ਰਤੀਸ਼ਤ ਸੀ ਅਤੇ ਨਾਲ ਹੀ ਰੁਜ਼ਗਾਰ 
ਦੀ ਔਸਤ ਵਾਧਾ ਦਰ ਵੀ 2.4 ਪ੍ਰਤੀਸ਼ਤ ਹੀ ਸੀ। ਪਰ 
1990 ਤੋਂ 2000 ਦੇ ਦਹਾਕੇ ਦੌਰਾਨ ਅਬਾਦੀ ਅਸਤ 
ਵਾਧਾ ਦਰ ਘੋਟ ਕੇ 1 .8% ਰਹਿ ਗਈ । ਅਬਾਦੀ ਨੂੰ ਗਰੀਬੀ- 
ਬੇਰੁਜ਼ਗਾਰੀ ਦਾ ਕਾਰਣ ਦੌਸਣ ਵਾਲਿਆਂ ਨੂੰ ਇਸ ਸਵਾਲ 
ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਅਬਾਦੀ ਦੀ ਵਧਣ 
ਦੀ ਰਫ਼ਤਾਰ ਘਟੀ ਹੈ ਤਾਂ ਰੁਜ਼ਗਾਰ ਦੀ ਰਫ਼ਤਾਰ ਵੌਂਧਣ ਦੀ 
ਬਜਾਏ ਘੋਟ ਕਿਉਂ ਗਈ ਕਿਉਂ ਕਿ 1990-2000 ਦੇ 
ਦਹਾਕੇ ਦੌਰਾਨ ਰੁਜ਼ਗਾਰ ਦੀ ਔਸਤ ਵਾਧਾ ਦਰ ਘੋਟ ਕੇ 
ਸਿਰਫ਼ 1% ਹੀ ਰਹਿ ਗਈ। ਇਹ ਇਸ ਲਈ ਹੋਇਆ ਕਿਉਂ 
ਕਿ 1990 ਤੋਂ ਬਾਅਦ ਉਦਾਰੀਕਰਨ-ਨਿਜੀਕਰਨ- 
ਵਿਸ਼ਵੀਕਰਨ ਦੇ ਅਨੁਸਾਰੀ ਜੋ ਨੀਤੀਆਂ ਭਾਰਤੀ ਹਾਕਮਾਂ 
ਵਿੱਚ ਪੂੰਜੀਵਾਦੀ ਵਿਕਾਸ ਬਹੁਤ ਤੇਜੀ ਨਾਲ਼ ਹੋਇਆ। 
ਭਾਰਤ ਵਿੱਚ ਲੌਂਗਭਗ 10 ਕਰੋੜ ਬਚਿਆਂ ਤੋਂ 
ਪੜ੍ਹਨ-ਲਿਖਣ ਦੀ ਉਮਰ ਵਿੱਚ ਲੌਕ ਤੋੜਵੀਂ ਮਿਹਨਤ 
ਕਰਵਾਈ ਜਾਂਦੀ ਹੈ। ਜਿਸ ਦੇਸ਼ ਵਿਚ ਏਨੀ ਵੌਡੀ ਗਿਣਤੀ 
ਵਿੱਚ ਬਾਲ-ਮਜ਼ਦੂਰ ਹੋਣ ਉਥੇ ਕੌਮ ਨਾ ਹੋਣ ਦੀ ਗੋਲ 
ਕਰਨਾ ਇੰਕ ਭੈੜਾ ਮਜਾਕ ਨਹੀਂ ਤਾਂ ਹੋਰ ਕੀ ਹੈ? ਭਾਂਵੇਂ 
ਕਿ ਮੌਜੂਦਾ ਪੂੰਜੀਵਾਦੀ ਢਾਂਚੇ ਦੇ ਅਦਰ ਇਸ ਦਾ ਕੋਈ 
ਹੌਲ ਸੰਭਵ ਨਹੀਂ ਹੈ ਪਰ ਫੇਰ ਵੀ ਜੇ ਪੂੰਜੀਵਾਦੀ ਕੁਤਰਕੀਆਂ 
ਦੁਆਰਾ ਫੈਲਾਏ ਜਾਂਦੇ ਭਰਮਾਂ ਦਾ ਪਰਦਾਫ਼ਾਸ਼ ਕਰਨਾ ਹੋਵੇ 
ਤਾਂ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਜੇ ਬਾਲ- 
ਮਜ਼ਦੂਰਾਂ ਨੂੰ ਮਜ਼ਦੂਰੀ ਤੋਂ ਹਟਾ ਕੇ ਪੜ੍ਹਨ ਲਈ ਸਕੂਲ 
ਭੇਜਿਆ ਜਾਵੇ ਤਾਂ ਪਹਿਲੇ ਨੰਬਰ 'ਤੇ ਹੋਵੇਗਾ ਇਹ ਕਿ 10 
ਕਰੋੜ ਬਾਲਗ ਬੇਰੁਜ਼ਗਾਰਾਂ ਨੂੰ ਕੌਮ ਲਈ ਥਾਂ ਖਾਲੀ ਹੋ 
ਜਾਵੇਗੀ । ਫੇਰ ਬਚਿਆਂ ਨੂੰ ਸਿਖਿਆ ਦੇਣ ਲਈ ਬਿਲਡਿੰਗਾਂ, 


ਬੈਂਚ, ਕਿਤਾਬਾਂ ਆਦਿ ਤਿਆਰ ਕਰਨ ਲਈ ਵੀ ਕਿਰਤੀਆਂ 
ਦੀ ਲੋੜ ਹੋਵੇਗੀ। ਇਹ ਬੌਚੇ ਜਿਹਨਾਂ ਕੋਲ ਮੁਸ਼ਕਿਲ ਨਾਲ 
ਇੰਕ ਜੋੜੀ ਫਟਿਆ ਪੁਰਾਣਾ ਪੈਂਟ-ਕਮੀਜ਼ ਹੁੰਦਾ ਹੈ ਉਹਨਾਂ 
ਨੂੰ ਸਕੂਲ ਦੀ ਵਰਦੀ ਅਤੇ ਹੋਰ ਕੱਪੜੇ ਮੁਹਈਆ ਕਰਵਾਉਣ 
ਲਈ ਵੀ ਕਾਮਿਆਂ ਦੀ ਲੋੜ ਪਵੇਗੀ । ਪਰ ਮੁਨਾਫ਼ੇ ਦੇ ਭੋਖੇ 
ਪੂੰਜੀਪਤੀ ਅਜਿਹਾ ਕਰਨਗੇ ਹੀ ਕਿਉਂ ? 

ਵੈਸੇ ਵੀ ਇਨਸਾਨ ਜਦੋਂ ਪੈਦਾ ਹੁੰਦਾ ਹੈ ਤਾਂ 
ਸਿਰਫ਼ ਕੈਮ ਕਰਨ ਵਾਲੇ ਹੌਥ ਲੈ ਕੇ ਹੀ ਪੈਦਾ ਨਹੀਂ ਹੁੰਦਾ। 
ਜਿਉਂਦੇ ਰਹਿਣ ਲਈ ਕਿੰਨੀਆਂ ਹੀ ਲੋੜਾਂ ਵੀ ਨਾਲ ਲੈ ਕੇ 
ਪੈਦਾ ਹੁੰਦਾ ਹੈ। ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਕੈਮ 
ਕਰਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਅਬਾਦੀ ਵਧਣ ਨਾਲ 
ਸਿਰਫ਼ ਕੰਮ ਚਾਹੁਣ ਵਾਲੇ ਹੀ ਨਹੀਂ ਵਧਦੇ ਸਗੋਂ ਕਰਨ 
ਵਾਲਾ ਕੌਮ ਵੀ ਵਧਦਾ ਹੈ। 

ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ 
ਕਿ ਅਸੀਂ ਜਿਸ ਪੂੰਜੀਵਾਦੀ ਢਾਂਚੇ ਵਿੱਚ ਰਹਿ ਰਹੇ ਹਾਂ ਉਹ 
ਹੀ ਗਰੀਬੀ-ਬੇਰੁਜ਼ਗਾਰੀ ਦੀ ਜੜ੍ਹ ਹੈ। ਪੂੰਜੀਵਾਦੀ ਢਾਂਚੇ 
ਵਿੱਚ ਪੈਦਾਵਾਰ ਦੇ ਸਾਧਨ (ਫੈਕਟਰੀਆਂ-ਜ਼ਮੀਨਾਂ ਆਦਿ) 
ਮੌਖ ਤੌਰ 'ਤੇ ਮੁਠੀ ਭਰ ਪੂੰਜੀਪਤੀ ਘਰਾਣਿਆਂ ਕੋਲ ਇਕੱਠੇ 
ਹੋ ਜਾਂਦੇ ਹਨ। ਪੂੰਜੀਪਤੀ ਹਮੇਸ਼ਾਂ ਚਾਹੁੰਦੇ ਹਨ ਕਿ ਉਹ ਘੋਟ 
ਨੂੰ ਘੋਟ ਤੋਂ ਘੋਟ ਤਨਖਾਹ ਦੇਣ । ਉਹ ਮਨੌਖ ਜਾਤੀ ਦੁਆਰਾ 
ਹਾਸਿਲ ਕੀਤੀ ਵਿਗਿਆਨਕ ਤਰੋਕੀ ਦਾ ਇਸਤੇਮਾਲ 
ਆਪਣੇ ਨਿੱਜੀ ਹਿੱਤਾਂ ਵਾਸਤੇ ਕਰਦੇ ਹਨ, ਆਪਣਾ ਮੁਨਾਫ਼ਾ 
ਵਧਾਉਣ ਲਈ ਕਰਦੇ ਹਨ। ਇਸੇ ਲਈ ਜਦੋਂ ਨਵੀਆਂ 
ਉਨਤ ਮਸ਼ੀਨਾਂ ਫੈਕਟਰੀਆਂ ਵਿੰਚ ਆਉਂਦੀਆਂ ਹਨ ਤਾਂ 
ਮਜ਼ਦੂਰਾਂ ਦੀ ਇੰਕ ਬਹੁਤ ਵਡੀ ਗਿਣਤੀ ਦੀ ਛਾਂਟੀ ਕਰ 
ਦਿੱਤੀ ਜਾਂਦੀ ਹੈ। ਪੂੰਜੀਵਾਦੀ ਢਾਂਚੇ ਵਿਚ ਵੱਡੀ ਪੂੰਜੀ 
ਹਮੇਸ਼ਾਂ ਹੀ ਛੋਟੀ ਪੂੰਜੀ ਨੂੰ ਨਿਗਲਦੀ ਰਹਿੰਦੀ ਹੈ। ਛੋਟੇ 
ਗਰੀਬ ਕਿਸਾਨ, ਛੋਟੇ ਵਪਾਰੀ, ਛੋਟੇ ਕਾਰਖਾਨੇਦਾਰ ਆਦਿ 
ਲਗਾਤਾਰ ਵੱਡੇ ਪੂੰਜੀਪਤੀਆਂ ਦੇ ਮੁਕਾਬਲੇ ਵਿੱਚ ਹਾਰਦੇ 
ਰਹਿੰਦੇ ਹਨ। ਉਹਨਾਂ ਕੋਲ ਜੋ ਥੋੜ੍ਹੇ-ਬਹੁਤ ਪੈਦਾਵਾਰ ਦੇ 
ਸਾਧਨ ਬਚੇ ਵੀ ਹੁੰਦੇ ਹਨ ਉਹ ਵੀ ਲਗਾਤਾਰ ਖੁਸਦੇ 
ਰਹਿੰਦੇ ਹਨ। ਇਹ ਸਭ ਉਜੜ ਕੇ ਮਜ਼ਦੂਰ ਭਾਵ ਨਵੇਂ 
ਉਜਰਤੀ ਗੁਲਾਮ ਬਣਨ ਲਈ ਲਾਈਨ ਵਿੱਚ ਲੌਗ ਜਾਂਦੇ 
ਹਨ। ਪੂੰਜੀਵਾਦੀ ਢਾਂਚਾ ਜੋ ਸਿਰਫ਼ ਮੁਨਾਫ਼ੇ ਲਈ ਪੈਦਾਵਾਰ 
ਕਰਦਾ ਹੈ, ਮੁਨਾਫ਼ੇ ਲਈ ਹੀ ਰੁਜ਼ਗਾਰ ਪੈਦਾ ਕਰਦਾ ਹੈ ਨਾ 
ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੌਖ 
ਕੇ, ਕਦੇ ਵੀ ਸਾਰੇ ਕੌਮ ਕਰਨ ਯੋਗ ਲੋਕਾਂ ਨੂੰ ਰੁਜ਼ਗਾਰ 
ਮੁਹਈਆ ਨਹੀਂ ਕਰਵਾ ਸਕਦਾ । ਸਗੋਂ ਬੇਰੁਜ਼ਗਾਰੀ ਵੀ 
ਪੂੰਜੀਪਤੀਆਂ ਵਾਸਤੇ ਇਕ ਵਰਦਾਨ ਹੀ ਸਾਬਿਤ ਹੁੰਦੀ ਹੈ। 
ਬੇਰੁਜ਼ਗਾਰ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੰਡ 
ਭਰਨ ਦੀ ਖ਼ਾਤਰ ਮਜ਼ਬੂਰੀ ਵਿੱਚ ਘੋਟ ਤਨਖਾਹ 'ਤੇ ਕੌਮ 


ਲਲਕਾਰ _ 22 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਇਸ ਵਜ੍ਹਾ ਕਰਕੇ 
ਬੇਰੁਜ਼ਗਾਰਾਂ ਦੀਆਂ ਹਾਲਤਾਂ ਤਾਂ ਭੈੜੀਆਂ ਹੁੰਦੀਆਂ ਹੀ 
ਹਨ, ਨਾਲ ਹੀ ਜਿਹੜੇ ਰੁਜ਼ਗਾਰ 'ਤੇ ਲੌਂਗੇ ਵੀ ਹੁੰਦੇ ਹਨ 
ਉਹ ਵੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ 
ਦਿੱਤੇ ਜਾਂਦੇ ਹਨ । ਰੁਜ਼ਗਾਰ ਉਤੇ ਅਸੁਰੋਖਿਆ ਦੀ ਤਲਵਾਰ 
ਹਮੇਸ਼ਾਂ ਲਟਕਦੀ ਰਹਿੰਦੀ ਹੈ। ਬੇਰੁਜ਼ਗਾਰਾਂ -ਅਰਧ- 
ਬੇਰੁਜ਼ਗਾਰਾਂ ਦੀ ਫ਼ੌਜ ਰੋਜ਼ਾਨਾ ਕੁਰਬਲ-ਕੁਰਬਲ ਕਰਦੀ, 
ਸਨਅਤੀ ਇਲਾਕਿਆਂ ਵਿੱਚ ਫੈਕਟਰੀ ਗੇਟਾਂ 'ਤੇ ਰੁਜ਼ਗਾਰ 
ਦੀ ਆਸ ਵਿੱਚ ਮੂਹ ਲਟਕਾਏ ਖੜੀ ਦੇਖੀ ਜਾ ਸਕਦੀ ਹੈ। 
ਪੂੰਜੀਵਾਦੀ ਢਾਂਚੇ ਵਿੱਚ ਮਜ਼ਦੂਰਾਂ ਨੂੰ ਸਿਰਫ਼ ਉਨਾਂ ਹੀ 
ਮਿਲਦਾ ਹੈ ਕਿ ਉਹ ਦੂਜੇ ਦਿਨ ਕੰਮ 'ਤੇ ਆ ਸਕਣ । 
ਪੂੰਜੀਪਤੀ ਬਾਲਗਾਂ ਦੇ ਮੁਕਾਬਲੇ ਬਚਿਆਂ ਤੋਂ ਕੈਮ ਕਰਾਉਣਾ 
ਜ਼ਿਆਦਾ ਪਸੈਦ ਕਰਦੇ ਹਨ ਕਿਉਂ ਕਿ ਜਿਸ ਕੌਮ ਲਈ 
ਬਾਲਗ ਮਜ਼ਦੂਰ 2000 ਰੁਪਏ ਲੈਂਦਾ ਹੈ ਉਸੇ ਲਈ ਬੋਚੇ ਨੂੰ 
400-500 ਰੁਪਏ ਦੇ ਕੇ ਕੌਮ ਸਾਰ ਦਿੱਤਾ ਜਾਂਦਾ ਹੈ। ਉਹ 
ਯੂਨੀਅਨ ਵੀ ਨਹੀਂ ਬਣਾ ਸਕਦੇ । ਇਹਨਾਂ ਹੀ ਕਾਰਨਾਂ 
ਕਰਕੇ ਬਹੁਤ ਸਾਰੇ ਧੰਦਿਆਂ ਵਿੱਚ ਮਰਦਾਂ ਦੇ ਮੁਕਾਬਲੇ 
ਔਰਤਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। 

ਪੂੰਜੀਵਾਦੀ ਢਾਂਚੇ ਵਿਚ ਅਮੀਰੀ-ਗਰੀਬੀ ਦੇ ਪਾੜੇ 
ਲਗਾਤਾਰ ਵਧਦੇ ਜਾਂਦੇ ਹਨ ਕਿਉਂ ਕਿ ਪੂੰਜੀਪਤੀਆਂ ਦੀ 
ਧਨ ਦੀ ਭੁਖ ਕਦੇ ਸ਼ਾਂਤ ਨਹੀਂ ਹੁੰਦੀ । ਉਹ ਮਜ਼ਦੂਰਾਂ ਦੀਆਂ 
ਤਨਖਾਹਾਂ ਲਗਾਤਾਰ ਘੋਟ ਕਰਦੇ ਜਾਂਦੇ ਹਨ। ਉਹ ਤਾਂ 
ਇਹ ਵੀ ਚਾਹਣਗੇ ਕਿ ਜਦੋਂ ਮਜ਼ਦੂਰ ਕੌਮ ਕਰਨ ਯੋਗ ਨਾ 
ਰਹੇ ਤਾਂ ਉਸਦੀਆਂ ਹੌਡੀਆਂ ਦਾ ਪਾਊਡਰ ਬਣਾ ਕੇ ਵੇਚ 
ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਧਨ-ਦੋਲਤ ਹੋਰ ਵਧ 
ਜਾਵੇ। ਇਹਨਾਂ ਆਦਮ-ਖੋਰ ਪੂੰਜੀਪਤੀ ਲੁਟੇਰਿਆਂ ਦੀ ਭੁਖ 
ਦੇ ਹੀ ਨਤੀਜੇ ਦੇ ਤੌਰ 'ਤੇ ਹੀ ਨਿਠਾਰੀ ਕਾਂਡ ਵਰਗੀਆਂ 
ਘਟਨਾਵਾਂ ਸਾਹਮਣੇ ਆਉਂਦੀਆਂ ਹਨ । ਸੋਟੇ-ਬਜ਼ਾਰ 
ਦੁਆਰਾ ਔਜ ਧਨਾਢ ਕਿਸੇ ਕਿਸਮ ਦੀ ਪੈਦਾਵਾਰ ਵਿੱਚ 
ਨਿਵੇਸ਼ ਕੀਤੇ ਤੋਂ ਬਿਨਾਂ ਹੀ ਅਰਬਾਂ-ਖਰਬਾਂ ਰੁਪਏ ਕਮਾ ਰਹੇ 
ਹਨ ਅਤੇ ਦੂਜੇ ਪਾਸੇ ਗਰੀਬਾਂ ਦੀ ਹਾਲਤ ਦਿਨ-ਬ-ਦਿਨ 
ਭਿਐਕਰ ਹੁੰਦੀ ਜਾਂਦੀ ਹੈ। 

ਉਹ ਜਿਨ੍ਹਾਂ ਦਾ ਸਵਰਗ ਇਸੇ ਵਿਵਸਥਾ ਦੇ 
ਐਦਰ ਹੈ ਉਹ ਇਸਦੀ ਕਰੂਰਤਾ 'ਤੇ ਪਰਦਾ ਪਾਉਣ ਦੀ 
ਕੋਸ਼ਿਸ਼ ਵਿੱਚ ਲੌਗੇ ਰਹਿੰਦੇ ਹਨ। ਉਹ ਅਬਾਦੀ ਸਿਧਾਂਤ ਦੀ 
ਤਰ੍ਹਾਂ ਹੋਰ ਵੀ ਕਈ ਕੁਤਰਕ ਕਰਦੇ ਹਨ । ਉਹ ਲੋਕਾਂ ਨੂੰ ਬੋਧੂ 
ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ 
ਪਿਛਲੇ ਜਨਮਾਂ ਵਿੱਚ ਬੁਰੇ ਕੌਮ ਕੀਤੇ, ਇਸੇ ਦੀ ਸਜ਼ਾ ਦੇ 
ਵਜੋਂ ਤੁਹਾਨੂੰ ਇਹ ਗਰੀਬੀ ਹਾਸਿਲ ਹੋਈ! ਉਹ 14-14 
ਘੰਟੇ ਹੌਡ ਭੌਨਵੀਂ ਮਹਿਨਤ ਕਰਨ ਵਾਲੇ ਕਿਰਤੀਆਂ ਨੂੰ 
ਕਹਿੰਦੇ ਹਨ ਕਿ ਤੁਸੀਂ ਕੰਮ ਨਹੀਂ ਕਰਦੇ ਇਸੇ ਲਈ ਭੈੜੀ 
ਜ਼ਿੰਦਗੀ ਜਿਉਂਦੇ ਹੋ ! ਤੁਸੀਂ ਪੜ੍ਹੇ ਨਹੀਂ ! ਤੁਹਾਡੀਆਂ ਨੰਕਰੀਆਂ 


ਨੇ ਖੋਹ ਲਈਆਂ! ਪਰ ਅਸਲ ਵਿੱਚ ਇਹ ਸਚਾਈ ਕਿ 
ਪੂੰਜੀਵਾਦੀ ਢਾਂਚਾ ਸਭ ਨੂੰ ਸਿਖਿਆ ਅਤੇ ਰੁਜ਼ਗਾਰ ਮੁਹਈਆ 
ਕਰਵਾ ਹੀ ਨਹੀਂ ਸਕਦਾ, ਕਿ ਇਸ ਢਾਂਚੇ ਵਿੱਚ 
ਨਹੀਂ ਕੌਢੇ ਜਾ ਸਕਦੇ, ਉਤੇ ਕੁਤਰਕਾਂ ਦੀ ਬਦਬੂਦਾਰ ਚਾਦਰ 
ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

ਪੂੰਜੀਵਾਦੀ ਲੁਟੇਰੇ ਲੋਕਾਂ ਨੂੰ ਸਚਾਈ ਕਦੇ ਵੀ 
ਨਹੀਂ ਦੌਸਣਗੇ । ਉਹ ਤਾਂ ਰੋਜ਼ ਸਵੇਰੇ ਉਠਣ ਸਾਰ ਹੀ 
ਮੁਰਗੇ ਵਾਂਗ ਵੌਂਧ ਅਬਾਦੀ ਦੇ ਸਿਧਾਂਤ ਦੀ ਬਾਂਗ ਦਿੰਦੇ 
ਰਹਿਣਗੇ। ਪਰ ਜਦੋਂ ਲੋਕਾਂ ਨੂੰ ਇਹਨਾਂ ਭਰਮਾਂ ਤੋਂ ਮੁਕਤ 
ਕਰ ਲਿਆ ਗਿਆ ਤਾਂ ਇਸ ਮੁਰਗੇ ਦੀ ਗਰਦਨ ਮਰੌੜਨ 
ਵਿੱਚ ਥੋੜੀ ਵੀ ਦੇਰ ਨਹੀਂ ਲੋਂਗੇਗੀ। ਇਸ ਲੋਕ-ਦੋਖੀ 
ਪੂੰਜੀਵਾਦੀ ਢਾਂਚੇ ਨੂੰ ਤਬਾਹ ਕਰਕੇ ਅਜਿਹਾ ਸਮਾਜ 
ਬਣਾਇਆ ਜਾਣਾ ਚਾਹੀਦਾ ਹੈ ਜਿਥੇ ਪੈਦਾਵਾਰ ਦੇ ਸਾਧਨ 
ਕਿਰਤੀਆਂ ਦੀ ਮਲਕੀਅਤ ਹੋਣ ਨਾ ਕਿ ਮੁੱਠੀ ਭਰ 
ਵਿਹਲੜਾਂ ਦੀ। ਇੰਕ ਅਜਿਹਾ ਸਮਾਜ ਜਿੱਥੇ ਕੌਮ ਕਰਨ 
ਵਾਲਿਆਂ ਨੂੰ ਹੀ ਖਾਣ ਦਾ ਹੌਕ ਹੋਵੇ । ਅਜਿਹੇ ਸਮਾਜ 
ਅੰਦਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੌਖ ਕੇ ਹੀ 
ਪੈਦਾਵਾਰ ਕੀਤੀ ਜਾਵੇਗੀ ਨਾ ਕਿ ਕਿਸੇ ਪੂੰਜੀਪਤੀ ਦੇ 
ਮੁਨਾਫ਼ੇ ਨੂੰ ਧਿਆਨ 'ਚ ਰੌਖ ਕੇ ਕਿਉ ਕਿ ਅਜਿਹੇ ਸਮਾਜ 
ਵਿੱਚ ਪੂੰਜੀਪਤੀ ਹੋਣਗੇ ਹੀ ਨਹੀਂ। ਸਿਰਫ ਸਮਾਜਵਾਦੀ 
ਢਾਂਚੇ ਵਾਲੇ ਸਮਾਜ ਵਿੱਚ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ 
ਪਕਾ ਇਲਾਜ ਕੀਤਾ ਜਾ ਸਕਦਾ ਹੈ। 


ਗਿਘ......ੇ 


(ਸਫ਼ਾ 31 ਦਾ ਬਾਕੀ) 

ਇਨਕਲਾਬੀ ਹਾਂ ਅਤੇ ਜਦੋਂ ਤੌਕ ਇਸ ਧਰਤੀ ਉਤੇ ਕੁਝ ਲੋਕ 
ਬੈਠੇ-ਬੈਠੇ ਆਦੇਸ਼ ਦਿੰਦੇ ਰਹਿਣਗੇ ਅਤੇ ਦੂਜਿਆਂ ਨੂੰ ਆਗਿਆ 
ਮੈਨਣ ਦਾ ਕੌਮ ਕਰਨਾ ਪਵੇਗਾ, ਅਸੀਂ ਇਨਕਲਾਬੀ ਹੀ ਰਹਾਂਗੇ। 
ਜਿਸ ਸਮਾਜ ਦੇ ਸਵਾਰਥਾਂ ਦੀ ਰੱਖਿਆ ਕਰਨ ਲਈ ਤੁਹਾਨੂੰ ਆਦੇਸ਼ 
ਦਿੱਤਾ ਗਿਆ ਹੈ ਅਸੀਂ ਉਸਦੇ ਵਿਰੋਧ ਹਾਂ ; ਅਸੀਂ ਤੁਹਾਡੇ ਅਤੇ 
ਤੁਹਾਡੇ ਸਮਾਜ ਦੇ ਕੌਂਟੜ ਦੁਸ਼ਮਣ ਹਾਂ ਅਤੇ ਜਦੋਂ ਤੋੌਕ ਸਾਡੀ 
ਜਿੱਤ ਨਹੀਂ ਹੁੰਦੀ, ਸਾਡੇ ਵਿਚ ਕੋਈ ਮੇਲ-ਜੋਲ ਅਸੈਭਵ ਹੈ ਅਤੇ 
ਇਹ ਨਿਸ਼ਚਿਤ ਹੈ ਕਿ ਜਿੱਤ ਸਾਡੀ ਮਜ਼ਦੂਰਾਂ ਦੀ ਹੀ ਹੋਵੇਗੀ । 
ਤੁਹਾਡੇ ਮਾਲਕ ਉਨੇ ਤਾਕਤਵਰ ਨਹੀਂ ਜਿੰਨੇ ਤੁਸੀਂ ਸੋਚਦੇ ਹੋ।” 
ਭਾਵੇਂ ਨਾਵਲ ਦਾ ਐਤ ਪਾਵੇਲ ਅਤੇ ਉਸਦੇ ਸਾਥੀਆਂ ਦੀ 
ਗਿ੍‌੍‌ਫ਼ਤਾਰੀ ਨਾਲ ਹੁੰਦਾ ਹੈ, ਇਸਦੇ ਬਾਵਜੂਦ ਵੀ ਪਾਠਕ ਲਈ 
ਮਜ਼ਦੂਰ ਜਮਾਤ ਦੀ ਜਿੱਤ ਨਿਸ਼ਚਿਤ ਦਿਖਾਈ ਦਿੰਦੀ ਹੈ, ਮਾਂ ਦੇ 
ਸ਼ਬਦਾਂ ਵਿੱਚ, “ਲਹੂ ਦਾ ਸਾਰਾ ਸਾਗਰ ਵੀ ਸੋਚ ਨੂੰ ਡੁਬੋ ਨਹੀਂ 
ਸਕਦਾ ।” 

ਸ਼“ % ੪ ਊ ਮੱ  ਐਊ ਐਂ 


ਲਲਕਾਰ _23 _ ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਸੂਰਜ ਚੜ੍ਹੇਗਾ ਨਿਸ਼ਚਿਤ ਅਤੇ ਜਲਦੀ ਹੀ 


[ਇਤਿਹਾਸ ਦਸਦਾ ਹੈ ਕਿ ਹਰ ਜੀਉਂਦੀ ਕੌਮ ਦੇ ਬਹਾਦਰ ਪੌਤਾਂ-ਧੀਆਂ ਨੇ ਆਪਣੀ ਅਜ਼ਾਦੀ ਅਤੇ ਸਮਾਜਿਕ ਨਿਆਂ ਦੇ 
ਇੰਕ ਆਦਰਸ਼ ਦੇ ਲਈ ਲਗਾਤਾਰ ਸੈਘਰਸ਼ ਕੀਤਾ ਹੈ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ । ਅਤੀਤ ਵਿੱਚ ਅਜਿਹੇ ਕਈ ਮਹਾਨ 
ਸੈਘਰਸ਼ ਹੋਏ ਹਨ। ਜਿੰਨ੍ਹਾਂ ਤੋਂ ਪੈਦਾ ਹੋਈ ਰੌਸ਼ਨੀ ਨੇ ਦੇਸ਼ਾਂ ਦੀਆਂ ਹੋਂਦਾਂ ਲੰਘਦੇ ਹੋਏ ਦੁਨੀਆਂ ਦੇ ਹਰ ਕੋਨੇ ਦੇ ਨੌਜਵਾਨ ਦਿਲਾਂ ਨੂੰ 
ਲਲਕਾਰਿਆ ਹੈ। 1917 ਦੇ ਰੂਸੀ ਇਨਕਲਾਬ ਨੂੰ ਹੀ ਲਈਏ ਜਿਸਨੇ ਸਿਰਫ ਰੂਸ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਨੂੰ ਨਵੇਂ ਯੋਗ ਵਿਚ 
ਦਾਖਲ ਕਰ ਦਿੱਤਾ । ਖੁਦ ਸਾਡੇ ਦੇਸ਼ ਦੀ ਅਜ਼ਾਦੀ ਦੀ ਲਹਿਰ 'ਤੇ ਇਸਦਾ ਡੂੰਘਾ ਅਸਰ ਪਿਆ ਅਤੇ ਨਵੇਂ ਵੇਗ ਨਾਲ ਮਜ਼ਦੂਰਾਂ- 
ਕਿਸਾਨਾਂ ਦੇ ਨਾਲ ਵਿਦਿਆਰਥੀਆਂ-ਨੌਜਵਾਨਾਂ ਨੇ ਆਪਣੇ ਆਪ ਨੂੰ ਸੈਘਰਸ਼ ਵਿਚ ਝੋਕ ਦਿੱਤਾ । ਏਥੇ ਅਸੀਂ ਉਸੇ ਰੂਸੀ ਇਨਕਲਾਬ 


ਦੀ ਇਕ ਸਿਪਾਹੀ ਦਾ ਇਕ ਖਤ ਛਾਪ ਰਹੇ ਹਾਂ, ਉਸਦੀ ਇੰਕ ਸੈਖੇਪ ਜਾਣ-ਪਹਿਚਾਣ ਦੇ ਨਾਲ -ਸੈਪਾਦਕ] 


੭ਰਜ ਚੜ੍ਹਗਾ /ਨਿਸ਼ਾਚਤ, ਆ=ੇ ਜਾਲਦਾ7 ਹਾੰ? 
/ਖੋੜ ਜਾਣਗੀਆਂ ਕਾਲਆਾ 

੭ਰਾਜਾ ਦਾ ਰੰਸ਼ਨੰ ਫੈਲੇਗਾ ਧਰਤ 'ਤੇ 
ਸਰਦੀਆਂ ਦੇ ਆਥਗਾਂ /ਨੇਸ਼ਾਨ ਵਾ 

/#ਟਾ /ਦੱਤੇ ਜਾਣਗਾ 

ਰਵੀ ਹੁੰਝ /ਦਿੱਤਾ /ਗਾਆ ਹਾਵੇ, 

ਖੁਦਾ /ਜ਼ੀੰਦਾਗਾ ਵਾਰਾ / 


ਮੇਰੀ ਸਭ ਤੋਂ ਪਿਆਰੀ ਅਨੈਦ" 

ਮੈਂ ਆਮ ਕਰਕੇ ਉਦਾਸੀ ਦੇ ਪਲਾਂ ਵਿਚ ਤੈਨੂੰ ਖ਼ਤ 
ਲਿਖਣ ਬੈਠ ਜਾਂਦੀ ਹਾਂ ਅਤੇ ਇਸ ਸਮੇਂ ਵੀ ਇਹੀ ਸਚ ਹੈ। ਭਾਵੇਂ 
ਮੇਰੇ ਕੋਲ ਇਸਤੋਂ ਛੁਟਕਾਰੇ ਦਾ ਵਧੀਆ ਸਾਧਨ ਹੈ ; ਇੰਕ ਇਲਾਜ 
ਹੈ ਜੋ ਮੈਨੂੰ ਸ਼ਾਂਤ ਕਰਦਾ ਹੈ ਅਤੇ ਓਹ ਹੈ ਮੇਰਾ ਕੰਮ। ਮੈਂ ਢੇਰ ਸਾਰਾ 
ਕੰਮ ਕਰ ਰਹੀ ਹਾਂ ।ਮੇਰਾ ਮਤਲਬ ਹੈ ਪ੍ਰਚਾਰ ਦੇ ਖੇਤਰ ਵਿੱਚ ।ਕੱਚੇ 
ਮਾਲ ਨੂੰ ਘੜਨ ਦਾ ਮੇਰਾ ਹੁਨਰ ਜਦੋਂ ਇੰਕ ਸੁਚੇਤ ਮਜ਼ਦੂਰ ਨੂੰ 
ਤਿਆਰ ਕਰਨ ਵਿੱਚ ਰੈਗ ਲਿਆਉਂਦਾ ਹੈ, ਤਦ ਮੈਂ ਉਸਦੀ 
ਜਮਾਤੀ-ਚੇਤਨਾ ਨੂੰ ਜਗਾ ਦਿੰਦੀ ਹਾਂ...... ਤਦ ਮੈਂ ਸੰਤੁਸ਼ਟ 
ਮਹਿਸੂਸ ਕਰਦੀ ਹਾਂ, ਓਦੋਂ ਮੇਰੀ ਤਾਕਤ ਦੁੱਗਣੀ ਹੋ ਜਾਂਦੀ ਹੈ ; 
ਉਦੋਂ ਮੇਰੇ 'ਚ ਜਾਨ ਹੁੰਦੀ ਹੈ।ਮੈਂ ਉਦਾਸੀ ਮਹਿਸੂਸ ਨਹੀਂ ਕਰਦੀ, 
ਅਤੇ ਜ਼ਿਆਦਾ ਆਤਮ ਬਲ ਨਾਲਡ ਕੌਮ ਵਿੱਚ ਲੌਗ ਜਾਂਦੀ ਹਾਂ। 
ਇਹ ਗਿਆਨ ਮੇਰੀ ਮਦਦ ਕਰਦਾ ਹੈ ਢੇਰ ਸਾਰੀ ਪੜ੍ਹਾਈ ਕਰਨ 
ਵਿੱਚ, ਸੁਚੌਜੇ ਢੰਗ ਨਾਲ ਜਿਉਣ ਵਿੱਚ (ਨਹੀਂ ਤਾਂ ਕੋਈ ਕੌਮ ਹੀ 
ਨਹੀਂ ਹੋ ਸਕਦਾ) ਆਪਣੇ ਸਾਥੀ ਵਿਦਿਆਰਥੀਆਂ ਦੀ ਬੇਫਿਕਰ 
ਮਹਿਫਲ ਦਾ ਸੁੱਖ ਛੱਡ ਕੇ ਪੜ੍ਹਾਈ ਕਰਨ ਵਿੰਚ ਜ਼ਿਆਦਾ ਪੜ੍ਹਾਈ 
ਕਰਨ ਵਿੱਚ । ਕਿੰਨੀ ਖੁਸ਼ ਹਾਂ ਮੈਂ ਕਿ ਮੇਰਾ ਕੋਮ ਤਦ ਵੀ ਉਪਯੋਗੀ 
ਸੀ ਜਦੋਂ ਅਸੀਂ ਅਜੇ ਭੂਮੀਗਤ ਹੀ ਸਾਂ ਅਤੇ ਔਜ ਤਾਂ ਮੈਂ ਕੁਂਝ ਹੋਦ 
ਤੌਕ ਤਜ਼ਰਬੇਕਾਰ ਹੋ ਚੌਕੀ ਹਾਂ ਅਤੇ ਇਹ ਵੀ ਕਿ ਮੈਂ ਕੈਮ ਕਰ 
ਸਕਦੀ ਹਾਂ। ਇਹਨੀ ਦਿਨੀ ਉਨ੍ਹਾਂ ਸਾਰਿਆਂ ਦੇ ਵਿਰੋਧ ਜੋ ਸਾਡੇ 
ਬਾਲਸ਼ਵਿਕਾਂ ਦੇ ਨਾਲ ਨਹੀਂ ਹਨ, ਇੰਕ ਭਿਆਨਕ ਸੰਘਰਸ਼ ਮੌਜੂਦ 
ਹੈ। ਹੁਣ ਮੈਂ ਤੁਰਤ-ਫੁਰਤ ਇੰਕ ਸੂਚੀ ਤਿਆਰ ਕਰਕੇ, ਦੋ 


ਜਾ ਰਹੀ ਹਾਂ। ਫਿਰ ਮੈਂ ਘਰ ਚਲੀ ਜਾਵਾਂਗੀ ਅਤੇ ਉਥੇ ਜਾਕੇ 
ਸਮਾਜਿਕ-ਜਮਹੂਰੀ (ਰੂਸ ਦੇ ਉਸ ਸਮੇਂ ਦੇ ਇਨਕਲਾਬੀ -ਅਨੁ.) 
ਔਰਤਾਂ ਦੇ ਇੰਕ ਗਰੋਪ ਦੀ “ਕਲਾਸ” ਆਯੋਜਿਤ ਕਰਾਂਗੀ...... 
ਅਨੈਦ, ਤੂੰ ਸੋਚ ਵੀ ਨਹੀਂ ਸਕਦੀ ਕਿ ਕਿਹੋ ਜਿਹੀ ਊਰਜਾ ਅਤੇ 
ਪ੍ਰਤਿਭਾ ਮਜ਼ਦੂਰਾਂ ਵਿਚ ਮੌਜੂਦ ਹੈ। ਤੂੰ ਸ਼ਾਇਦ ਸੋਚਦੀ ਹੋਵੇਂਗੀ 
ਕਿ ਮੈਂ ਵੀ ਉਹਨਾਂ ਕੁੜੀਆਂ ਦੀ ਤਰ੍ਹਾਂ ਹਾਂ ਜੋ “ਉਚੀ ਸੁਸਾਇਟੀ” 
ਦੀਆਂ ਔਰਤਾਂ ਦੀ “ਵਿਦਵਾਨ ਮੋਡਲੀ” ਵਿੱਚ ਸ਼ਾਮਿਲ ਹੁੰਦੀਆਂ 
ਹਨ ; ਕਿ ਮੈਂ ਵੀ ਅਜ਼ਾਦੀ ਅਤੇ “ਵਿਚਾਰੇ ਮਜ਼ਦੂਰਾਂ” ਦੀ ਗੌਲ 
ਕਰਦੇ ਹੋਏ ਅੱਖਾਂ ਵਿੱਚ ਹੰਝੂ ਭਰ ਲਿਆਉਂਦੀ ਹਾਂ ਅਤੇ ਇਹ ਕਿ 
ਮੇਰਾ ਉਹਨਾਂ ਪ੍ਰਤੀ ਇੰਕ ਭਾਵੁਕਤਾਵਾਦੀ ਝੁਕਾਅ ਹੈ। ਨਹੀਂ, 
ਇਸ ਵਿੱਚ ਬਿਲਕੁਲ ਹੋਰ ਗੌਲ ਹੈ। ਮੈਂ ਉਹਨਾਂ ਮਜ਼ਦੂਰਾਂ ਨੂੰ ਇਸ 
ਕੰਮ ਤੋਂ ਪਹਿਲਾਂ ਹੀ ਜਾਣ ਗਈ ਸੀ ਅਤੇ ਹੁਣ ਤਾਂ ਚੰਗੀ ਤਰ੍ਹਾਂ 
ਜਾਨਣ ਲੌਗੀ ਹਾਂ। ਉਹਨਾਂ ਮਜ਼ਦੂਰਾਂ ਕੋਲ਼ ਇੰਕ ਜਮਾਤ ਦੀ 
ਮਹੌਤਤਾ ਹੈ ; ਭਵਿੱਖ ਜਿਸਦਾ ਹੈ, ਜੋ ਹਾਲੇ ਔਗੇ ਕਦਮ ਵਧਾ ਹੀ 
ਰਹੀ ਹੈ ਅਤੇ ਜਿਸਦੀ ਸ਼ਕਤੀ ਹਾਲੇ ਜਾਗ ਹੀ ਰਹੀ ਹੈ। 

ਨ ਮੇਰੇ ਬਾਰੇ ਚਿੰਤਾ ਨਾ ਕਰੀਂ। ਮੈਂ ਖੁਸ਼ ਹਾਂ ਅਤੇ 
ਚੈਗੀ-ਭਲੀ ਹਾਂ । ਮੇਰਾ ਖਿਆਲ ਹੈ ਕਿ ਮੈਂ ਥੋੜ੍ਹਾ ਬਦਲ ਗਈ 
ਹਾਂ।ਕੋਈ ਗੌਲ ਨਹੀਂ, ਮੈਨੂੰ ਅਜੇ ਆਪਣੇ ਆਪ ਨੂੰ ਹੋਰ ਜ਼ਿਆਦਾ 
ਬਦਲਣਾ ਹੋਵੇਗਾ। ਮੈਂ ਹੁਣ ਇਕਦਮ ਘਰ ਛੱਡ ਦੇਣਾ ਹੈ ਅਤੇ 
ਇੱਥੇ ਬਾਹਰ ਤਾਂ ਬਿਲਕੁਲ ਜਮਾ ਦੇਣ ਵਾਲੀ ਠੰਡ ਹੈ।ਖਿੜਕੀ ਦੇ 
ਸ਼ੀਸ਼ਿਆਂ `ਤੇ ਗੜਿਆਂ ਦੀ ਖੜਖੜਾਹਟ ਹੋ ਰਹੀ ਹੈ। ਇੰਕ ਸ਼ੋਕ 
ਭਰੇ ਮਤਵਾਲੇ ਪਰ ਜੀਵੰਤ ਗੀਤ ਦੀ ਤਰ੍ਹਾਂ ਇਹ ਅਵਾਜ਼ ਹੈ। 
ਧੁੰਦਲਾ ਆਸਮਾਨ ਆਫ਼ਤ ਦਾ ਮਾਰਿਆ ਅਤੇ ਇਕੱਲਾ ਹੈ । ਪਰ 
ਸੂਰਜ ਜਲਦੀ ਹੀ ਚੜ੍ਹੋਗਾ, ਕਲੀਆਂ ਖਿੜ ਜਾਣਗੀਆਂ, 
ਸਰਦੀਆਂ ਦੇ ਆਖਰੀ ਨਿਸ਼ਾਨ ਵੀ ਮਿਟਾ ਦਿੱਤੇ ਜਾਣਗੇ, ਜਿਵੇਂ 
ਹੂੰਝ ਦਿੱਤਾ ਗਿਆ ਹੋਵੇ , ਖੁਦ ਜ਼ਿੰਦਗੀ ਦੁਆਰਾ। 

ਢੇਰ ਸਾਰਾ ਪਿਆਰ, 
ਲਿਊਸਿਕ 
ਨੋਟ : ਅਨੈਦ, ਕਦੇ ਨਾ ਭੁਲਣਾ ਕਿ ਮੈਂ ਭਰਭੂਰ ਜ਼ਿੰਦਗੀ ਜੀ ਰਹੀ 
ਹਾਂ। 
"ਲਿਉਸਿਕ ਦੀ ਭੈਣ 
ਲਿਊਸਿਕ ਲਿਸੀਨੋਵਾ ਇੱਕ ਰੂਸੀ ਵਿਦਿਆਰਥਣ ਸੀ। 


ਲਲਕਾਰ _ 24 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਪਰ ਉਹ ਕਿਤਾਬੀ ਕੀੜੇ ਦੀ ਤਰ੍ਹਾਂ ਨਹੀਂ, ਸਗੋਂ ਇੰਕ ਅਰਥਪੂਰਣ 
ਅਤੇ ਭਰਭੂਰ ਜੀਵਨ ਜਿਉਣਾ ਚਾਹੁੰਦੀ ਸੀ।ਉਹ ਸੋਚਦੀ ਸੀ ਕਿ 
ਮਠੁਂ ਖਤਾ ਦੀਆਂ ਬੇਸ਼ਕੀਮਤੀ ਪ੍ਰਾਪਤੀਆਂ ; ਗਿਆਨ- 
ਬਿਹਤਰ ਬਣਾਉਣ ਦੇ ਕੌਮ ਆਉਣਾ ਚਾਹੀਦਾ ਹੈ।ਉਹ ਸੋਚਦੀ 
ਸੀ ਕਿ ਮਨੁਂਖ ਦੁਆਰਾ ਮਨੌਖ ਦੀ ਲੌਂਟ ਖਤਮ ਹੋਵੇ ।ਉਹ ਅਜ਼ਾਦੀ 
ਅਤੇ ਨਿਆਂ ਦੀ ਗੋਲ ਸੋਚਦੀ ਸੀ। ਉਸਨੇ ਜਾਣਿਆ ਕਿ ਉਸਦੇ 
ਦੇਸ਼ ਦੇ ਬਹਾਦਰ ਨੌਜਵਾਨ ਵੀ ਉਸਦੀ ਤਰ੍ਹਾਂ ਸੋਚਦੇ ਹਨ ਅਤੇ 
ਅਤੇ ਉਚੇ ਨਿਸ਼ਾਨੇ ਪ੍ਰਤੀ ਸਮਰਪਿਤ ਕਰ ਦਿੱਤਾ । 

19 ਸਾਲਾ ਲਿਊਸਿਕ ਨੂੰ ਬਾਲਸ਼ਵਿਕ ਪਾਰਟੀ ਨੇ 
ਮਜ਼ਦੂਰਾਂ ਵਿੱਚ ਪਾਰਟੀ ਕੌਮ ਕਰਨ ਮਾਸਕੋ ਭੇਜਿਆ। ਇਹ 
ਇਨਕਲਾਬ ਦਾ ਸਾਲ 1917 ਸੀ। ਲਿਉਸਿਕ ਨੇ “ਕਿਰਤੀ 
ਨੌਜਵਾਨਾਂ ਦੇ ਸੈਘ” ਦੇ ਇਕ ਜਥੇਬੈਦਕ ਦੇ ਤੌਰ 'ਤੇ ਕੈਮ ਕੀਤਾ। 
ਇਨਕਲਾਬ ਤੋਂ ਪਹਿਲਾਂ ਦੇ ਤੁਫਾਨੀ ਮਹੀਨਿਆਂ ਵਿਚ ਦੁਬਲੀ- 
ਚਾੜ੍ਹਿਆ, ਉਹ ਹੈਰਾਨੀਜਨਕ ਸੀ। ਅਕਤੂਬਰ ਮਹੀਨੇ ਦੇ 
ਫੈਸਲਾਕੁਨ ਸੈਘਰਸ਼ ਵਿੱਚ ਉਹ ਤੁਫਾਨੀ ਪੇਤਰੇਲ ਪੰਛੀ ਦੀ ਤਰ੍ਹਾਂ 
ਕੌਂਦ ਪਈ । ਉਸਨੇ ਬੈਰੀਕੇਡਿੰਗ ਵਿੱਚ ਹੌਥ ਵਟਾਇਆ ; ਫੌਟੜਾਂ 
ਦੀ ਦੇਖਭਾਲ ਕੀਤੀ ਅਤੇ ਔਗੇ ਵਧਕੇ ਲਾਲ ਫੌਜ ਦੀਆਂ 
ਟੁਕੜੀਆਂ ਵਿੱਚ ਸੁਨੇਹਿਆਂ ਦਾ ਲੈਣ-ਦੇਮ ਕੀਤਾ । ਗੋਲੀਆਂ 
ਦੀਆਂ ਵਾਛੜਾਂ ਵਿੱਚ ਉਹ ਮੌਤ ਨੂੰ ਮਖੌਲ ਕਰਦੀ ਹੋਈ 
ਹੈਡਕੁਆਰਟਰ ਦੇ ਹੁਕਮਾਂ ਨੂੰ ਲਾਲ ਫੌਜ ਦੀਆਂ ਟੁਕੜੀਆਂ ਤੌਕ 
ਪਹੁੰਚਾਉਂਦੀ ਰਹੀ । ਪਰ ਇੰਕ ਦਿਨ ਉਹ ਦੁਸ਼ਮਣ ਦੇ ਚਿੰਟੇ ਗਾਰਡਾਂ 
ਦੀ ਮਸ਼ੀਨਗਨ ਦੇ ਨਿਸ਼ਾਨੇ 'ਤੇ ਆ ਗਈ। ਜਿਸ ਦਿਨ ਉਹ 
ਮਾਰੀ ਗਈ, ਉਸਦੇ ਠੀਕ ਅਗਲੇ ਦਿਨ ਬਾਲਸ਼ਵਿਕਾਂ ਨੇ ਮਾਸਕੋ 
`ਤੇ ਕਬਜ਼ਾ ਕਰ ਲਿਆ ਅਤੇ ਨਿਰਕੁਸ਼ ਜ਼ਾਰਸ਼ਾਹੀ ਦੇ ਖਾਤਮੇ ਦਾ 
ਐਲਾਨ ਕੀਤਾ। ਇਨਕਲਾਬ ਦੀ ਇਸ ਸਿਪਾਹੀ ਲਿਉਸਿਕ 
ਲਿਸਿਨੋਵਾ ਨੂੰ ਲਾਲ ਚੌਕ ਦੀ ਕ੍ਰੈਮਲਿਨ ਵਾਲ ਵਿੱਚ ਦਫਨਾਇਆ 
ਗਿਆ। 


ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ । 
ਲਾਜ਼ਮੀ ਤੌਰ ਉਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ 
ਕਰਨੀ ਪਏਗੀ, ਇਹਦੇ ਵਿੰਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ 
ਅਤੇ ਇਹਦੇ ਹਰ ਪਹਿਲੂ ਨੂੰ ਵੈਗਾਰਨਾ ਪਏਗਾ, ਪ੍ਰਚੌਲਤ 
ਵਿਸ਼ਵਾਸ ਦੀ ਇਕੌਲੀ-ਇਕੌਲੀ ਗੌਲ ਦੀ ਬਾਦਲੀਲ ਪੁਣਛਾਣ 
ਕਰਨੀ ਹੋਵੇਗੀ।...ਜਿਹੜਾ ਵੀ ਬੈਦਾ ਯਥਾਰਥਵਾਦੀ ਹੋਣ ਦਾ 


ਦਾਅਵਾ ਕਰਦਾ ਹੈ, ਉਹਨੂੰ ਸਮੋਂਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ 
ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ 
ਤਾਂ ਇਹ ਢਹਿ-ਢੇਰੀ ਹੋ ਜਾਣਗੇ । ਫਿਰ ਉਸ ਬੋਦੇ ਦਾ ਪਹਿਲਾ 
ਲਈ ਜ਼ਮੀਨ ਤਿਆਰ ਕਰਨੀ ਹੋਵੇਗਾ । 


--ਸ਼ਹੀਦ-ਏ-ਆਜ਼ਮ ਭਗਤ ਸਿੰਘ 
੯ _.4 


(ਸਫ਼ਾ 32 ਦਾ ਬਾਕੀ) 

ਕਰਦਿਆਂ ਉਹਨਾਂ ਖੋਲ ਕੇ ਦੌਂਸਿਆ ਕਿ ਕਿਵੇਂ ਮੌਧਯੁਗੀ ਕਾਲ 
ਅਦਰ ਆਪਣੀ ਲੋਂਟ ਦੇ ਤੋਤਰ ਨੂੰ ਸਦੀਵੀ ਬਣਾਉਣ ਲਈ ਉਸ 
ਵੇਲੇ ਦੇ ਚਲਾਕ ਹਾਕਮਾਂ ਨੇ ਕਰਮਾਂ ਦੇ ਦਰਸ਼ਨ ਦੇ ਅਧਾਰ 'ਤੇ 
ਮਨੌਖ ਦੋਖੀ ਸਮਾਜਿਕ-ਸਭਿਆਚਾਰਕ ਕਦਰਾਂ ਕੀਮਤਾਂ ਦਾ ਇੰਕ 
ਪੂਰਾ-ਸੂਰਾ ਕਦਰ ਪ੍ਰਬੋਧ ਰਚਿਆ ਅਤੇ ਫਿਰ ਇਨ੍ਹਾਂ ਅਮਾਨਵੀ 
ਮੌਲਾਂ ਨੂੰ ਰੌਬੀ ਫੁਰਮਾਨ ਦੌਸਕੇ ਲੈਂਟੇ ਜਾ ਰਹੇ ਲੋਕਾਂ ਦੀ ਮਨੋਚੇਤਨਾ 
ਨੂੰ ਨਾ ਸਿਰਫ਼ ਖੁੰਢਾ ਕਰਨ ਦੀ ਸਗੋਂ ਉਨ੍ਹਾਂ ਦੀ ਸਮਾਜਿਕ ਚੇਤਨਾ 
ਨੂੰ ਹਰ ਪਖੋਂ ਅਪੰਗ ਕਰਨ ਦੀ ਨਾਂਹ ਪੌਖੀ ਭੂਮਿਕਾ ਵੀ ਨਿਭਾਈ 
ਜਿਸ ਦੇ ਸਿਟੇ ਵੌਜੋਂ ਮਿਹਨਤਕਸ਼ ਲੋਕਾਈ ਟੁਕੜੇ-ਟੁਕੜੇ ਹੋਕੇ 
ਹਜ਼ਾਰਾਂ ਜਾਤੀਆਂ ਵਿੱਚ ਵੰਡੀ ਗਈ । ਇਸ ਜਾਤ-ਪਾਤੀ ਵੰਡ ਨੇ 
ਨਾ ਸਿਰਫ਼ ਕਿਰਤੀ ਲੋਕਾਂ ਦੀ ਵਿਆਪਕ ਏਕਤਾ ਦੇ ਅਧਾਰ ਨੂੰ 
ਹੀ ਖੋਰਾ ਲਾਇਆ ਸਗੋਂ ਇਨ੍ਹਾਂ ਲੋਕਾਂ ਦੀ ਜਾਤ-ਪਾਤੀ ਹੈਸੀਅਤ 
ਦੀ ਦਰਜੇਬੋਦੀ ਕਰਨ ਰਾਹੀਂ ਵੌਖ-ਵੌਖ ਜਾਤਾਂ ਐਦਰ ਆਪਸੀ 
ਨਫ਼ਰਤ ਤੇ ਸਮਾਜਿਕ ਵਿਰੋਧਾਂ ਨੂੰ ਵੀ ਪੌਕੇ ਪੈਰੀਂ ਕੀਤਾ। 

ਲੈਕਚਰ `ਤੇ ਹੋਈ ਬਹਿਸ ਵਿੱਚ 'ਪ੍ਰਤੀਬੌਧ” ਦੇ ਸੈਪਾਦਕ 
ਸੁਖਵਿੰਦਰ ਨੇ ਕਿਹਾ ਕਿ ਇਸ ਜਾਤ-ਪਾਤੀ ਪ੍ਰਬੈਧ ਨੂੰ ਲੋਕ ਘੋਲਾਂ 
ਦੀ ਪ੍ਰਕਿਰਿਆ ਐਦਰ ਹੀ ਤੋੜਿਆ ਜਾ ਸਕਦਾ ਹੈ ਨਾ ਕਿ ਇਸਨੂੰ 
ਜਮਾਤੀ ਏਕਤਾ ਦੀ ਪੂਰਵ ਸ਼ਰਤ ਬਣਾਕੇ ।ਉਨ੍ਹਾਂ ਅਗੇ ਕਿਹਾ ਕਿ 
ਦੇ ਅਨੁਸਾਰੀ ਆਪਣੇ ਉਸਾਰ ਢਾਂਚੇ ਨੂੰ ਘੜਣ ਦੀ ਪ੍ਰਕਿਰਿਆ 
ਰਾਹੀਂ ਆਪ ਮੁਹਾਰੇ ਹੀ ਇਸ ਪੁਰਾਣੀ ਵਰਣ ਵਿਵਸਥਾ ਨੂੰ ਤੋੜ 
ਰਿਹਾ ਹੈ। ਪਰ ਨਾਲ ਹੀ ਲੋਕਾਂ ਨੂੰ ਵੰਡਕੇ ਰੌਖਣ ਵਾਲੀਆਂ 
ਅਜਿਹੀਆਂ ਪਿਛਾਖਡੀ ਕਦਰਾਂ ਕੀਮਤਾਂ ਨੂੰ ਬਚਾਕੇ ਰੌਖਣਾ ਵੀ 
ਉਸਦੀ ਮਜਬੂਰੀ ਬਣ ਗਈ ਹੈ ਕਿਉਂਕਿ ਅਜੋਕਾ ਪੂੰਜੀਵਾਦ 
ਰੈਡੀਕਲ ਕਿਸਮ ਦਾ ਪੂੰਜੀਵਾਦ ਨਹੀਂ ਹੈ। ਇਸ ਲਈ ਔਜ ਸਮੁਚੇ 
ਭਾਰਤ ਐਅਦਰ ਇਨਕਲਾਬੀ ਪੁਨਰਜਾਗਰਣ ਅਤੇ ਪ੍ਰਬੋਧਨ ਦੀ 
ਇੰਕ ਤਕੜੀ ਲਹਿਰ ਖੜੀ ਕਰੇ ਬਿਨਾਂ ਭਾਵੀ ਇਨਕਲਾਬ ਦੀ 
ਵਿਚਾਰਕ ਜ਼ਮੀਨ ਤਿਆਰ ਨਹੀਂ ਕੀਤੀ ਜਾ ਸਕਦੀ ਕਿਉਂਕਿ 
ਯੂਰਪ ਅਦਰ ਪੂੰਜੀਵਾਦੀ ਇਨਕਲਾਬਾਂ ਦੀ ਜ਼ਮੀਨ ਤਿਆਰ ਕਰਨ 
ਵਿੱਚ ਉਥੋਂ ਦੇ ਚਿਤਕਾਂ ਵੌਲੋਂ ਵਿਸ਼ਾਲ ਪੈਮਾਨੇ 'ਤੇ ਖੜੀ ਕੀਤੀ 
ਪੁਨਰਜਾਗਰਣ ਅਤੇ ਪ੍ਰਬੋਧਨ ਦੀ ਲਹਿਰ ਦਾ ਹੀ ਅਹਿਮ ਯੋਗਦਾਨ 
ਸੀ। ਬਹਿਸ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਰਾਏਖਾਨਾ, 
ਦਲਬੀਰ ਕਟਾਣੀ, ਪ੍ਰੋ. ਏ. ਕੇ. ਮਲੇਰੀ ਆਦਿ ਨੇ ਵੀ ਆਪਣੀ 
ਗੌਲ ਕਹੀ ।ਅਤ ਵਿਚ ਪ੍ਰੋ. ਜਗਮੋਹਣ ਸਿੰਘ ਵਲੋਂ ਸ਼ਹੀਦ ਸੁਖਦੇਵ 
ਬਾਰੇ ਇੰਕ ਕਿਤਾਬ ਸ਼ਹੀਦ ਸੁਖਦੇਵ-ਇਕ ਮਹਾਨ ਇਨਕਲਾਬੀ 
ਜਥੇਬਦਕ ਅਤੇ ਸ਼ਹੀਦ ਸੁਖਦੇਵ ਦੇ ਛੋਟੇ ਭਰਾ ਮਥਰਾ ਦਾਸ ਥਾਪਰ 
ਵੱਲੋਂ ਲਿਖੀ ਕਿਤਾਬ ਸ਼ਹੀਦ ਸੁਖਦੇਵ ਵੀ ਰਿਲੀਜ਼ ਕੀਤੀ ਗਈ । 

ਇਸ ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੌਤਰ ਦੀ 
ਜ਼ਿੰਮੇਵਾਰੀ ਰਾਜਵਿੰਦਰ ਨੇ ਨਿਭਾਈ ਅਤੇ ਅਤ ਵਿੱਚ ਸਭਾ ਦੇ 
ਸੂਬਾ ਕਨਵੀਨਰ ਅਜੇ ਪਾਲ ਨੇ ਆਏ ਸਰੋਤਿਆਂ ਦਾ ਧਨਵਾਦ 


ਕੀਤਾ। 
੨੬ ੬ == ਤਪ ==੬ << ਤਣ=ਣ ਵੇ =ਤ ੫<==੨੬ 
/ 6੨ ਲਾ 1 


ਲਲਕਾਰ _ 25 ਜੁਲਾਈ-ਸਿਤੋਬਰ 2007 


5।। 58000 4800 5॥10। 0 ੬00 


੧3101੧੧15006001ਗ1.60।। 


ਬੀਡਾ 


ਇਹ ਜੀਵ ਜਿੰਨਾ ਜਿਆਦਾ ਛੋਟਾ ਹੈ ਉਨਾ ਹੀ ਜਿਆਦਾ 
ਸ਼ੋਰ ਮਚਾਉਂਦਾ ਹੈ। ਲਗਾਤਾਰ ਲੈਬੇ ਸਮੇਂ ਤੱਕ ਚੀਕਣਾ ਇਸਦੀ 
ਜੀਵਨ ਸ਼ੈਲੀ ਦਾ ਇੱਕ ਜ਼ਰੂਰੀ ਅੰਗ ਹੈ।ਚੀਖਣਾ ਇਸ ਦੀ ਆਦਤ 
ਹੈ, ਜਿਸਦਾ ਕੋਈ ਉਦੇਸ਼ ਨਹੀਂ ਹੁੰਦਾ । ਜੋ ਸਿਰਫ ਕਿਸੇ ਉਦੇਸ਼ 
ਲਈ ਹੀ ਚੀਖਦੇ ਹਨ ਅਤੇ ਸਿਰਫ ਚੀਕਣ ਤੱਕ ਹੀ ਸੀਮਤ ਨਹੀਂ 
ਰਹਿੰਦੇ, ਉਹਨਾਂ ਨੂੰ ਇਹ ਅੱਤਵਾਦੀ, ਅਰਾਜਕਤਾਵਾਦੀ ਅਤੇ 
ਫਲਸਫੇ, ਵਿਚਾਰ ਅਤੇ ਕਲਾ ਦਾ ਧਰੋਹੀ ਮੰਨਦਾ ਹੈ। 

ਜਦੋਂ ਸ਼ਾਮ ਢਲਦੀ ਹੈ। ਸਾਹਸੀ ਕੀੜਿਆਂ ਦੇ ਲਈ 
ਰੋਮਾਂਚਕ ਮੁਹਿੰਮਾਂ ਨਾਲ ਭਰਪੂਰ ਦਿਨ ਭਰ ਦਾ ਇੱਕ ਮੁਸ਼ਕਿਲ 
ਸੈਗਰਾਮ ਖਤਮ ਹੁੰਦਾ ਹੈ । ਅਨੇਕਾਂ ਇਨ੍ਹਾ ਵਿੱਚੋਂ ਮਾਰੇ ਜਾਂਦੇ ਹਨ, 
ਜਿਆਦਾਤਰ ਜਖਮੀ ਹੋ ਕੇ ਆਪਣੀਆਂ ਖੁੱਡਾਂ ਵਿੱਚ ਵਾਪਸ ਚਲੇ 
ਜਾਂਦੇ ਹਨ ਅਤੇ ਥੱਕੇ ਹਾਰੇ ਯੋਧੇ ਛੇਤੀ ਹੀ ਨੀਂਦ ਦੇ ਟੂਲੇ ਲੈਣ 
ਲਗਦੇ ਹਨ। ਹਨ੍ਹੇਰੇ ਦੀ ਚਾਦਰ ਇਨ੍ਹਾਂ ਸਭ ਨੂੰ ਢੱਕ ਲੈਂਦੀ ਹੈ ਅਤੇ 
ਫਿਰ ਕੀੜਿਆਂ ਦੀ ਇੱਕ ਪੂਰੀ ਦੁਨੀਆਂ ਸਰਗਰਮ ਹੋ ਜਾਂਦੀ ਹੈ। 
ਉਹ ਜਖ਼ਮੀ ਕੀੜੇ ਅਤੇ ਥੱਕੇ ਟੁੱਟੇ ਕੀੜਿਆਂ ਤੇ ਘਾਤ ਲਾ ਕੇ 
ਹਮਲੇ ਕਰਦੇ ਹਨ, ਲੜਾਈ ਦੇ ਮੈਦਾਨ ਵਿੱਚ ਲਾਸ਼ਾਂ ਘਸੀਟਦੇ 
ਹਨ, ਪਾਗਲਪਣ ਭਰੀ ਖੁਸ਼ੀ ਵਿੱਚ ਚੀਖਦੇ ਹਨ ਅਤੇ ਨੱਚਦੇ- 
ਗਾਉਂਦੇ ਹਨ। 

ਜਦੋਂ ਸ਼ਾਮ ਢਲਦੀ ਹੈ, ਤਾਂ ਘਰਾਂ ਦੇ ਹਨ੍ਹੇਰੇ ਕੋਨਿਆਂ 
ਵਿੱਚ, ਬਾਹਰ ਝਾੜੀਆਂ ਵਿੱਚ ਜਾਂ ਖੇਤਾਂ ਦੀਆਂ ਵੱਟਾ ਵਿੱਚ 
ਬਣਾਈਆਂ ਗਈਆਂ ਆਪਣੀਆਂ ਖੁੱਡਾਂ ਦੇ ਬਿਲਕੁਲ ਬਾਹਰ ਥੋੜ੍ਹੀ 
ਜਿਹੀ ਜਗ੍ਹਾ ਬਣਾਕੇ, ਇਹ ਕਹਿਣਾ ਬਿਹਤਰ ਹੋਵੇਗਾ ਕਿ ਆਪਣੇ 
ਘਰ ਦੀ ਸਰਦਲ 'ਤੇ ਬੈਠ ਕੇ , ਬੀਂਡਾ ਭੱਦੇ, ਕਿਰਕਿਰੇ ਸੁਰ ਵਿੱਚ 
ਚੀਖਣਾ ਸ਼ੁਰੂ ਕਰ ਦਿੰਦਾ ਹੈ---- ਕਿਰਰਰਰ----- 

ਉੱਝ ਉਹ ਆਪਣੇ ਆਪ ਨੂੰ ਸਿਰਫ ਵਧੀਆ ਗਾਇਕ 
ਜਾਂ ਪ੍ਭਾਵੀ ਬੁਲਾਰਾ ਹੀ ਨਹੀਂ ਮੰਨਦਾ, ਸਗੋਂ ਇਹ ਵੀ ਦਾਅਵਾ 
ਕਰਦਾ ਹੈ ਕਿ ਉਹੀ ਸਾਮਵੇਦ ਦਾ ਰਚਨਾਕਾਰ ਹੈ, ਉਹੀ ਸ਼ਾਸਤਰਾਂ 
ਦੀ ਪ੍ਰੋਪਰਾ ਦਾ ਵਾਹਕ ਹੈ ਅਤੇ ਪ੍ਰਾਚੀਨ ਰੋਮਨ ਸੈਸਦ ਮੈਬਰਾਂ ਨੇ 
ਵੀ ਭਾਸ਼ਣ ਦੀ ਕਲਾ ਉਸੇ ਤੋਂ ਸਿੱਖੀ ਸੀ। ਆਤਮ ਸਮੋਹਨ ਵਿੱਚ 
ਉਹ ਨਾਰਦ ਮੁਨੀ ਅਤੇ ਨਾਸਿਰਸਸ ਨੂੰ ਵੀ ਮਾਤ ਦਿੰਦਾ ਹੈ। ਆਪਣੇ 
ਰੂਪ ਵਿੱਚ, ਆਪਣੀ ਸਿਰਜਨਾਤਮਕਤਾ ਅਤੇ ਆਪਣੀ ਭਾਸ਼ਣ 
ਕਲਾ ਤੇ ਉਹ ਸਦਾ ਹੀ ਮੋਹਤ ਰਹਿੰਦਾ ਹੈ। ਹਰ ਅਲੋਚਨਾ ਉਸ 
ਲਈ ਅਸਹਿਣ ਯੋਗ ਹੈ। ਹਰ ਸੁਝਾਅ ਉਸ ਲਈ ਨਾਗੌਲਣ ਯੋਗ 
ਹੈ। 

ਬੀਂਡਾ ਬਹੁਤ ਬੋਲਦਾ ਹੈ ਅਤੇ ਲਗਾਤਾਰ ਬੋਲਦਾ ਹੈ। 
ਪਰ ਉਹ ਉਦੋਂ ਤੱਕ ਬੋਲਦਾ ਹੈ ਜਦੋਂ ਕਿਸੇ ਪਾਸਿਓ ਕੋਈ ਖਤਰੇ 
ਦੀ ਆਹਟ ਨਹੀਂ ਆਉਦੀ, ਪੈਰਾਂ ਦੀ ਕੋਈ ਧਮਕ ਸੁਣਾਈ ਨਹੀਂ 


-ਸੌਤਿਆਵਤ 


ਦਿੰਦੀ । ਉਦੋਂ ਤੱਕ ਉਹ ਆਪਣੇ ਗਲੋਂ ਨੂੰ ਆਪਣੇ ਸਰੀਰ ਦੇ 
ਬਰਾਬਰ ਤੱਕ ਫੁਲਾ ਕੇ ਚੀਖਦਾ ਹੈ, ਜਿਸਨੂੰ ਉਹ “ਪ੍ਰਚੈਡ ਗਰਜ” 
ਕਹਿਣਾ ਵਧੇਰੇ ਪਸੈਦ ਕਰਦਾ ਹੈ । ਪਰ ਜਿਵੇਂ ਹੀ ਪੈਰਾਂ ਦੀ ਜਾਂ 
ਕੋਈ ਹੋਰ ਅਵਾਜ ਨੇੜੇ ਆਉਦੀ ਹੈ, ਉਪ ਪਲਕ ਝਪਕਦੇ ਹੀ 
'ਫ਼ਟਕ” ਦੇ ਕੇ ਆਪਣੀ ਖੁੱਡ ਵਿੱਚ, ਇਕ ਦਮ ਅੰਦਰ ਘੁਸ 
ਜਾਂਦਾ ਹੈ ਅਤੇ ਫਿਰ ਖੁੱਡ ਦੇ ਮੂਹ ਵੱਲ ਆਪਣੀਆਂ ਅੱਖਾਂ ਅਤੇ 
ਕੈਨਾਂ ਨੂੰ ਸਾਧਦੇ ਹੋਏ ਸੈਭਾਵਿਤ ਖਤਰੇ ਦੇ ਟਲ ਜਾਣ ਦੀ ਉਡੀਕ 
ਕਰਨ ਲਗਦਾ ਹੈ। ਕਿਹਾ ਜਾਂਦਾ ਹੈ ਕਿ ਜੀਵਨ ਭਰ ਬੀਂਡਾ 
ਆਪਣੇ ਕੰਨਾਂ ਦੀ ਵਰਤੋਂ ਕੇਵਲ ਖਤਰੇ ਦੀ ਆਹਟ ਮਹਿਸੂਸ 
ਕਰਨ ਲਈ ਹੀ ਕਰਦਾ ਹੈ, ਅਲੋਚਨਾ, ਸੁਝਾਅ ਜਾਂ ਪ੍ਰਤੀਵਾਦ 
ਸੁਨਣ ਲਈ ਕਦੇ ਵੀ ਨਹੀਂ। ਇਹ ਵੀ ਕਿਹਾ ਜਾਂਦਾ ਹੈ ਕਿ 
ਆਪਣੀਆਂ ਅੱਖਾਂ ਦੀ ਵਰਤੋਂ ਉਹ ਸਿਰਫ ਠੀਕ ਮੌਕੇ ਦੀ ਤਾਂਘ 
ਵਿੱਚ ਰਹਿਣ ਦੇ ਲਈ ਕਰਦਾ ਹੈ। ਇਕ ਕੌਮ ਉਹ ਜਿੰਨੇ ਸੁੰਦਰ 
ਢੰਗ ਨਾਲ ਕਰਦਾ ਹੈ, ਆਪਣੇ ਸੁੰਦਰਤਾ ਬੋਧ ਨੂੰ ਉੱਨਾ ਹੀ 
ਬਿਹਤਰ ਮੰਨਦਾ ਹੈ। ਕਲਾ-ਸਾਹਿਤ ਸਭਿਆਚਾਰ ਦੇ ਬਾਜ਼ਾਰ 
ਦੇ ਉਤਰਾਵਾਂ ਚੜ੍ਹਾਣਾਂ 'ਤੇ ਉਸਦੀ ਨਜ਼ਰ ਹਮੇਸ਼ਾਂ ਟਿਕੀ ਰਹਿ 
ਸਕਦੀ ਹੈ । ਮੰਡੀ ਦੀ ਮੰਗ 'ਤੇ ਉਹ ਇਕ ਇਨਕਲਾਬੀ ਗੀਤ 
ਗਾ ਸਕਦਾ ਹੈ ਅਤੇ ਅਗਲੇ ਦਿਨ ਹੀ, ਨਵੀਂ ਮੰਗ 'ਤੇ “ਕਵਿਤਾ 
ਦੀ ਵਾਪਸੀ” ਦਾ ਨਾਹਰਾ ਲਾ ਸਕਦਾ ਹੈ ਜਾਂ ਫਿਰ ਆਪਣੀ 
“ਬੁਲੈਦ” ਅਵਾਜ ਵਿੱਚ ਆਪਣੇ ਘਰ ਦੀ ਸਰਦਲ 'ਤੇ ਖੜ੍ਹੇ 
ਹੋਕੇ, ਜਿਸਨੂੰ ਉਹ ਲਾਲ ਕਿਲੇ ਦੀ ਦਹਿਲੀਜ਼ ਨਾਲੋਂ ਇਕ 
ਸੈਂਟੀਮੀਟਰ ਘੱਟ ਨਹੀਂ ਮੰਨਦਾ, ਕਵਿਤਾ ਦੇ ਅੰਤ” ਦਾ ਐਲਾਨ 
ਕਰ ਸਕਦਾ ਹੈ ਅਤੇ ਫਿਰ ਉਹ ਮੁਨਾਦੀ ਕਰ ਸਕਦਾ ਹੈ ਕਿ ਖੱਬੀ 
ਜਾਂ ਸੱਜੀ ਨਹੀਂ ਕਵਿਤਾ ਸਿਰਫ ਸੁੰਦਰ, ਮਨੁੱਖੀ ਅਤੇ ਵਧੀਆ 
ਹੋਣੀ ਚਾਹੀਦੀ ਹੈ। 

ਬੀਂਡੇ ਦੀ ਕੁਦਰਤੀ ਆਦਤ ਨੂੰ ਦੇਖਦੇ ਹੋਏ ਇੱਧਰ 
ਸਰਕਾਰ ਨੇ ਇਸਦੇ ਲਈ ਰਾਜਧਾਨੀ ਵਿੱਚ ਅਤੇ ਪੂਰੇ ਦੇਸ਼ ਵਿੱਚ 
ਉਹ ਪੈਰਾਂ ਦੀ ਧਮਕ ਜਾਂ ਕਿਸੇ ਵੀ ਆਹਟ ਤੋਂ ਡਰੇ ਬਿਨਾਂ, 
ਸੁਰੱਖਿਅਤ ਲਗਾਤਾਰ ਬੋਲਦੇ ਰਹਿ ਸਕਣ । ਧਿਆਨ ਰਹੇ ਕਿ 
ਬੋਲਣ ਤੋਂ ਬਿਨਾਂ ਬੀਂਡੇ ਦੀ ਦੂਜੀ ਆਦਤ ਅਤੇ ਸ਼ੌਕ ਲਗਾਤਾਰ 
ਗਹਿਰਾ ਅਧਿਐਨ, ਖੋਜ ਅਤੇ ਚਿੰਤਨ ਹੈ। ਅਧਿਐਨ ਚਿੰਤਨ 
ਹੋਣਾ ਬੀਂਡੇ ਲਈ ਉਦੇਸ਼ ਹੈ ਸਾਧਨ ਨਹੀਂ। ਖੋਜ ਸੈਸਥਾਵਾਂ 
ਅਕੈਡਮੀਆਂ ਜਾਂ ਰਾਜਧਾਨੀ ਦੀਆਂ ਕੇਂਦਰੀ ਯੁਨੀਵਰਸਿਟੀਆਂ 
ਵਿੱਚ ਸਰਕਾਰ ਦੁਆਰਾ ਬਣਾਈਆਂ 'ਸਪੈਸ਼ਲ” ਖੁੱਡਾਂ ਵਿੱਚ ਬੀਂਡੇ 
ਲਗਾਤਾਰ ਅਧਿਐਨ-ਸਾਧਨਾਂ , ਖੋਜ ਤਪੱਸਿਆ ਅਤੇ ਗੋਸ਼ਠੀਆਂ 
ਵਿਚ ਜੁੱਟੇ ਰਹਿਦੇ ਹਨ । ਉਹ ਸਰਕਾਰੀ ਨੀਤੀਆਂ ਦੇ ਖਿਲਾਫ 


ਲਲਕਾਰ _ 26 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31101੧੧15006001ਗ1.60।। 


ਟਿੱਪਣੀ ਕਰਦੇ ਹਨ, ਉਹ ਮਨੁੱਖੀ ਅਧਿਕਾਰਾਂ 'ਤੇ ਬੋਲਦੇ ਹਨ, 
ਉਹ ਕਾਲੇ ਕਨੂੰਨਾਂ ਦੇ ਖਿਲਾਫ ਮੈਮੋਰੋਡਮ 'ਤੇ ਦਸਤਖਤ ਕਰਦੇ 
ਹਨ ਅਤੇ ਸੱਤ੍ਰਾ ਇਸ ਤਰ੍ਹਾਂ ਮੁਸਕਰਾਉਂਦੀ ਹੈ ਜਿਵੇਂ ਆਪਣੇ 
ਸ਼ਰਾਰਤੀ ਬੱਚੇ ਦੀ ਸ਼ੈਤਾਨੀ 'ਤੇ ਪਿਤਾ। ਬੀਂਡਿਆਂ ਦੇ ਲਈ 
ਅਜਿਹਿਆਂ ਸਪੈਸ਼ਲ ਖੁੱਡਾਂ ਬਣਾਉਣ ਲਈ ਇੱਧਰ ਵਿਦੇਸ਼ਾਂ ਤੋਂ 
ਵੱਡੀ ਮਦਦ ਨਾਲ ਹੀ ਇੱਕ ਨਵੀਂ “ਵਾਤਾਵਰਨ ਪੱਖੀ” ਨੀਤੀ 
ਅਤੇ ਟੈਕਨਾਲੋਜੀ ਵੀ ਮਿਲੀ ਹੈ। ਹਜ਼ਾਰਾਂ ਸਵੈ ਸੇਵੀ ਸੈਸਥਾਵਾਂ 
ਦੁਰੇਡੇ ਪਿੰਡਾਂ-ਦਿਹਾਤਾਂ ਵਿੱਚ, ਜਿਆਦਾ ਤੋਂ ਜਿਆਦਾ ਬੀਂਡੇ ਲਈ 
ਅਨੁਕੂਲ ਕੁਦਰਤੀ ਵਾਤਾਵਰਨ ਵਿੱਚ ਅਜਿਹੀਆਂ ਖੁੱਡਾਂ ਬਣਵਾ 
ਰਹੀ ਹੈ, ਜਿੱਥੇ ਆਪਣੇ “ਸਮਾਜਕ ਕੰਮਾਂ” ਨਾਲ ਬੀਂਡੇ ਸਮਾਜ 
ਵਿੱਚ ਇੰਨਾ ਕੁੱਝ ਕਰ ਦੇਣ ਦਾ ਦਾਅਵਾ ਕਰ ਰਹੇ ਹਨ ਕਿ ਹੁਣ 
ਕਸ਼ਟਦਾਇਕ ਇਨਕਲਬਾਂ ਦੀ ਕੋਈ ਜਰੂਰਤ ਹੀ ਨਹੀਂ ਰਹਿ 
ਜਾਵੇਗੀ । ਇਹਨਾਂ ਸੁਰੱਖਿਅਤ ਖੁੱਡਾਂ ਦੇ ਨਿਵਾਸੀ ਬੀਂਡਿਆਂ ਦੀਆਂ 
ਸਦੀਆਂ ਪੁਰਾਣੀਆਂ ਆਦਤਾਂ ਅਤੇ ਖ਼ਾਸਾ ਬਦਲ ਚੁੱਕਿਆ ਹੈ 
ਨਹੀਂ ਮਾਰਦੇ ।ਉਹਨਾਂ ਲਈ ਕੋਈ ਵੀ ਆਹਟ ਖਤਰੇ ਦੀ ਆਹਟ 
ਨਹੀਂ ਹੁੰਦੀ । 

ਬੀਂਡੇ ਦੀ ਭਾਸ਼ਣ ਕਲਾ, ਅਧਿਐਨ ਅਤੇ ਖੋਜ ਦੇ 
ਸੈਗਠਨ ਦਾ ਧਰਾਤਲ ਅੱਜ ਬਹੁਤ ਜਿਆਦਾ ਉੱਨਤ ਹੈ। ਉਹ 
ਲਗਾਤਾਰ ਸਿੰਪੇਜਿਯਮ-ਕੋਲੋਕਿਯਮ-ਸੈਮੀਨਾਰ-ਵਰਕਸ਼ਾਪ ਅਤੇ 
ਕਾਨਫਰੈਸਾਂ ਵਿੱਚ ਜ਼ਰਈ ਸੇਬਧਾਂ 'ਤੇ ਬੋਲਦਾ ਹੈ, ਸਭਿਆਚਾਰ 
`ਤੇ ਭਾਸ਼ਣ ਦਿੰਦਾ ਹੈ, ਸੈਵਿਧਾਨ ਅਤੇ ਸਮਾਜਵਾਦ ਅਤੇ 
“ਸਮਾਜਵਾਦੀ ਮੰਡੀ” ਦੀ ਵਿਆਖਿਆ ਕਰਦਾ ਹੈ।ਉਸਦੇ ਖੋਜ- 
ਭਾਸ਼ਣਾਂ ਦੀਆਂ ਕਿਤਾਬਾਂ ਅਤੇ ਰਿਪੋਰਟਾਂ ਦੇ ਰਿਕਾਰਡਾਂ ਦੇ ਢੇਰ 
ਲੱਗ ਜਾਂਦੇ ਹਨ । ਫਿਰ ਬੀਂਡਾ ਇਸਨੂੰ ਤਸੱਲੀ ਨਾਲ ਚਟਦਾ ਹੈ। 
ਇਸ ਤਰਾਂ ਬੀਡਾਂ ਇੱਕ ਸਵੈਨਿਰਭਰ ਜੀਵ ਹੈ । ਆਪਣਾ ਭੋਜਨ 
ਉਹ ਖੁਦ ਇਕੱਠਾ ਕਰਦਾ ਹੈ । ਪਹਿਲਾਂ ਉਹ ਅਕਾਸ਼ਬਾਣੀ 'ਤੇ 
ਸਿਰਫ ਆਪਣੀ ਅਵਾਜ਼ ਸੁਣਦਾ ਸੀ। ਹੁਣ ਦੂਰਦਰਸ਼ਣ 'ਤੇ 
ਆਪਣਾ ਚਿਹਰਾ ਵੀ ਦੇਖਦਾ ਹੈ।ਉਸਦੀ ਨਾਰਸਿਸਸ ਗ੍ਰੰਥੀ ਇਸ 
ਨਾਲ ਲਗਾਤਾਰ ਵਧਦੀ ਜਾ ਰਹੀ ਹੈ। 

ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ 
ਦੁਨੀਆਂ ਦਾ ਇੱਕ ਅਤਿਪ੍ਰਾਚੀਨ ਜੀਵ ਹੈ। ਪਰ ਇਹ ਸ਼ੁਰੂ ਤੋਂ 
ਇਕਦਮ ਉਹੋ ਜਿਹਾ ਨਹੀਂ ਹੈ ਜਿਵੇਂ ਕਿ ਅੱਜ ਹੈ। ਇਸਦਾ ਜੋ 
ਵਰਤਮਾਨ ਰੂਪ ਸਾਡੇ ਸਾਹਮਣੇ ਹੈ, ਉਸਦਾ ਇਤਿਹਾਸ ਓਨਾ ਹੀ 
ਪੁਰਾਣਾ ਹੈ ਜਿੰਨਾ ਕੁਰਸੀ ਜਾਂ ਸਿੰਘਾਸਨ ਦਾ ਇਤਿਹਾਸ ।ਉਦੋਂ ਤੋਂ 
ਹੀ ਇਹ ਕੁਰਸੀਆਂ ਦੇ ਹੇਠਾਂ ਅਤੇ ਪਾਵਿਆਂ ਨਾਲ ਚਿੰਬੜਿਆ 
ਪਾਇਆ ਗਿਆ ਹੈ। ਘਰਾਂ ਦੇ ਹਨ੍ਹੇਰ ਕੋਨਿਆਂ ਦਾ ਜਨਮ ਵੀ 
ਉਦੋਂ ਹੀ ਹੋਈਆ ਸੀ ।ਉਦੋਂ ਤੋਂ ਬੀਂਡੇ ਨੇ ਨਾ ਤਾਂ ਆਪਣਾ ਸਮਾਜਕ 
ਕੈਮ ਬਦਲਿਆ ਹੈ ਅਤੇ ਨਾ ਹੀ ਇਸਦਾ ਚਰਿੱਤਰ ਬਦਲਿਆ ਹੈ। 
ਬੀਂਡਾ ਜਦੋਂ ਆਪਣੇ ਆਪ ਨੂੰ ਅਮਰ ਸਮਝਦਾ ਹੈ ਤਾਂ ਇਸ ਦੇ 
ਕਾਫੀ ਕਾਰਨ ਹਨ । ਪਰ ਉਹ ਅਮਰ ਨਹੀਂ ਹੈ। ਅਜਿਹਾ ਮੰਨਣ ਦੇ 
ਵੀ ਕਾਫੀ ਕਾਰਨ ਹਨ । 


ਬੀਂਡੇ ਦੇ ਨਾਲ ਅਣਜਾਣੇ ਵਿੱਚ ਹੀ ਤੁਹਾਡਾ ਇੱਕ 
ਖਾਸ ਤਰਾ ਦਾ ਰਿਸ਼ਤਾ ਬਣ ਜਾਂਦਾ ਹੈ।ਜਦੋਂ ਇੱਕ ਬੀਂਡਾ ਅਚਾਨਕ 
ਹੀ ਤੁਹਾਡੇ ਕੋਲ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਤੁਸੀਂ ਘਬਰਾ ਕੇ 
ਇੱਧਰ ਉੱਧਰ ਖਿੱਚੇ ਜਾਂਦੇ ਹੋ । ਜਦੋਂ ਤੱਕ ਕੁੱਝ ਬੀਂਡੇ ਬੋਲਦੇ ਰਹਿੰਦੇ 
ਹਨ, ਉਦੋਂ ਤੱਕ ਤੁਹਾਡਾ ਧਿਆਨ ਉਧਰ ਹੁੰਦਾ ਹੈ । ਫਿਰ ਢੇਰਾਂ 
ਬੀਂਡੇ ਲਗਾਤਾਰ ਬੋਲਣ ਲਗਦੇ ਹਨ ਅਤੇ ਹੋਲੀ-ਹੋਲੀ ਤੁਸੀਂ 
ਇਸਦੇ ਆਦੀ ਹੋ ਜਾਂਦੇ ਹੋ । ਇਥੇ ਬੀਂਡਾ ਨਹੀਂ ਸਗੋ ਸੱਤ੍ਹਾ ਤੁਹਾਥੋਂ 
ਜਿੱਤ ਜਾਂਦੀ ਹੈ।ਬੀਂਡਿਆ ਦਾ ਸ਼ੋਰ ਤੁਹਾਡੀ ਚਿੰਤਨ ਪ੍ਰਕਿਰਿਆ 
ਦਾ ਬੈਕਗਰਾਉਂਡ ਮਿਊਜ਼ਿਕ ਬਣ ਜਾਂਦਾ ਹੈ। ਇਹ ਖਤਰਨਾਕ 
ਹੈ। ਤੁਹਾਨੂੰ ਬੀਂਡਿਆਂ ਦੇ ਸ਼ੋਰ ਦੀ ਆਦਤ ਨਹੀਂ ਪਾਉਣੀ 
ਚਾਹੀਦੀ । 

ਬੀਂਡਾ ਲਗਾਤਾਰ ਕਿਤਾਬਾਂ ਦੇ ਸਫਿਆਂ ਵਿੱਚ 
ਗਵਾਚਿਆ ਰਹਿੰਦਾ ਹੈ ਅਤੇ ਤੁਸੀਂ ਇਹ ਸੋਚਣ ਲਗਦੇ ਹੋ ਕਿ 
ਕਿਤਾਬਾਂ ਪੜ੍ਹਨਾ ਸਿਰਫ ਬੀਂਡਿਆ ਦਾ ਕੰਮ ਹੈ। ਇਸ ਤਰ੍ਹਾਂ ਬੀਂਡਾ 
ਤੁਹਾਨੂੰ ਗਿਆਨ ਦੀ ਪੂਰੀ ਸੈਪਦਾ ਤੋਂ ਵਾਂਝੇ ਕਰਨ ਦੀ ਚਾਲ 
ਚਲਦਾ ਹੈ ਅਤੇ ਤੁਸੀਂ ਇਸਦੇ ਸ਼ਿਕਾਰ ਹੋ ਜਾਂਦੇ ਹੋ। ਇਥੇ ਫਿਰ 
ਬੀਂਡਾ ਨਹੀਂ, ਸਗੋਂ ਸੱਤ੍ਰਾ ਤੁਹਾਥੋਂ ਜਿੱਤ ਜਾਂਦੀ ਹੈ। 

ਜਿੰਦਗੀ ਭਰ ਬੀਂਡਾ ਲਗਾਤਾਰ ਮੋਟੀਆਂ-ਮੋਟੀਆਂ 
ਕਿਤਾਬਾਂ ਪੜ੍ਹਦਾ ਰਹਿੰਦਾ ਹੈ ਅਤੇ ਅਕਸਰ ਇਹਨਾਂ ਦੇ ਪੰਨਿਆਂ 
ਦੇ ਵਿੱਚ ਦੱਥਿਆ ਹੋਇਆ ਨਿਰਵਾਣ ਪ੍ਰਾਪਤ ਕਰਦਾ ਹੈ। ਕਿਤਾਬਾਂ 
ਵਿੱਚ ਹੀ ਉਸਦੀ ਕਬਰ ਬਣਦੀ ਹੈ ।ਪੁਰਾਣੀਆਂ ਮੋਟੀਆਂ-ਮੋਟੀਆਂ 
ਕਿਤਾਬਾਂ ਨੂੰ ਪਲਟਣ 'ਤੇ ਬੀਂਡਿਆ ਦੇ ਇਕਦਮ ਚਪਟੇ, ਸੁੱਕੇ 
ਹੋਏ, ਸਾਲਾਂ ਤੋਂ ਪਏ ਹੋਏ ਮੁਰਦਾ ਸਰੀਰ ਅਕਸਰ ਮਿਲ ਜਾਂਦੇ 
ਹਨ । ਕੋਈ ਕੈਮ ਕਾਜੀ ਆਦਮੀ ਜ਼ਰੂਰਤ ਦੀ ਕੋਈ ਜਾਣਕਾਰੀ 
ਭਾਲਦਾ ਇਨ੍ਹਾਂ ਕਿਤਾਬਾਂ ਤੱਕ ਆਉਂਦਾ ਹੈ, ਇਨ੍ਹਾਂ ਦੇ ਸਫ਼ਿਆਂ ਨੂੰ 
ਪਲਟਦਾ ਹੈ, ਬੀਂਡੇ ਦੀ ਪਿਚਕੀ-ਚਿਪਟੀ ਲਾਸ਼ ਵਿੱਚ ਨਾ ਤਾਂ 
ਉਹ ਪਹਿਲਾ ਵਰਗੀ ਰੁਚੀ ਦਿਖਾਉਂਦਾ ਹੈ, ਨਾ ਹੀ ਉਸਦੀ ਮੌਤ 
`ਤੇ ਇੱਕ ਸਕਿੰਟ ਦਾ ਵੀ ਸ਼ੋਕ ਮਨਾਉਂਦਾ ਹੈ। ਉਹ ਕਿਸੇ ਤਿੱਖੀ 
ਚੀਜ਼ ਨਾਲ ਪੰਨਿਆਂ 'ਤੇ ਚਿਪਕੇ ਬੀਂਡੇ ਦੇ ਸ਼ਰੀਰ ਨੂੰ ਖੁਰਚਦਾ ਹੈ, 
ਫੂਕ ਮਾਰਕੇ ਦੂਰ ਉਡਾ ਦਿੰਦਾ ਹੈ ਅਤੇ ਫਿਰ ਪੰਨੇ ਪਲਟਦਾ ਅੱਗੇ 


ਵਧ ਜਾਂਦਾ ਹੈ। 

#ਤਦਾ ਪਟ “ਟੇੜੋਤ 
(ਸਫ਼ਾ 16 ਦਾ ਬਾਕੀ) 

ਨੌਜਵਾਨ ਧੀਆਂ-ਪੁੰਤਰਾਂ ਨੂੰ ਔਗੇ ਆ ਕੇ ਆਪਣੇ ਮਹਾਨ 


ਇਨਕਲਾਬੀ ਵਿਰਸੇ ਨੂੰ ਸੈਜੋਣ ਦੀ ਲੋੜ ਹੈ।ਲੋੜ ਹੈ ਅਜ ਭਗਤ 
ਸਿੰਘ ਦੇ ਵਿਚਾਰਾਂ ਨੂੰ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬਾਂ ਦਾ ਰੂਪ 
ਦੇ ਕੇ ਘਰ-ਘਰ ਤੌਕ ਪਹੁੰਚਾਉਣ ਦੀ ਅਤੇ ਸਮੇਂ ਦੀਆਂ ਸਰਕਾਰਾਂ 
ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਨ ਦੀ। ਕਿਉਂਕਿ ਭਗਤ 
ਸਿੰਘ ਦੀ ਵਿਚਾਰਧਾਰਾ ਬੈਬ ਪਿਸਤੌਲ ਨਹੀਂ ਬਲਕਿ ਮਨੌਖਤਾ 
ਦੀ ਮੁਕਤੀ ਦਾ ਸਿਧਾਂਤ ਹੈ। ਭਾਰਤੀ ਹਾਕਮ ਚਾਹੇ ਲੌਖ ਕੋਸ਼ਿਸ਼ਾਂ 
ਕਰ ਲੈਣ ਪਰ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ 
ਇਤਿਹਾਸ ਦੇ ਪੰਨਿਆਂ ਵਿੱਚ ਦਫਨਾ ਨਹੀਂ ਸਕਦੇ। 

ਸੰਖ  % % ਐ ਆਊ ਐਮ 


ਲਲਕਾਰ _ 27 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧1500160011.60।। 


ਪੁਸਤਕ ਜਾਣ-ਪਛਾਣ 
ਮਾਂ--ਇੰਕ ਅਤਿਅਤ ਪ੍ਰਸੈਗਿਕ ਪੁਸਤਕ 
-ਸੌਤਿਆਵਤ 


/ਮੈਕਾਸੈਮ ਗੌਰਕਾੀੰ (18655-71536) ਸ਼ਹੇਤਾ /ਵੇੱਚ ਉਹ ਪਹਿਲੇ ਲੇਖਕਾ ਸਨ /ਜਨ੍ਹਾਂ ਨੇ ਸ਼ਾਫ਼ ਤੰਰ ਤੇ ਮਜ਼ਦੂਰ ਜਮਾਤਾ ਦਾ 
ਯੱਗ-ਪਲਟਾਊਂ ਤਾਕਤ ਨੂੰ ਪਛਾ/ਣਿਆ, ਓਸ਼ਦੇ ਅੰਦਰ ਲਕੇ ਹੋਏ ਮਨੁੱਖਤਾ ਦੇ ਗੌਸ਼ਨ ਭਾਂਵੈੱਖ ਨੂੰ ਦੇਖਿਆ, ਮਨੁੱਖਤਾ ਅਤੇ /ਜੰਦਰਨੰ ਦੇ 
“ਪਹਿਲਾ ਵਾਰ ਸ਼ਾੰਹਤ /ਵੇਂਚ ਉਸ ਜਮਾਤ ਦੇ ਆਗੂਆਂ ਨੂੰ ਨਾਇਕ ਦੇ ਰ੫ /ਵੈੱਚ ਪੇਸ਼ ਕੀਤਾ ਉਸਦੀ ਅਜੇ ਤੱਕ ਕਦੇ ਪੁਤੀਨਿਧਤਾ 
ਨਗਾੰਂ ਹੋਈ .ਡੰ /” ਪਹਿਲਾ ਵਾਰ /ਨੇਰਤਾੀਆਂ ਦਾ /ਜੰਦਰਨੰ, ਓਹਨਾਂ ਦੀ ਤਾਕਤ, ਉਹਨਾਂ ਦੇ ਮ/ਆਗ, ਉਹਨਾਂ ਦਾ ਯਇੰਤਹਾ ਨਫ਼ਰਤ, 
ਓਹਨਾਂ ਦੀ ਅਮੁਰਵ ਸੰਘਰਸ਼ਸ਼ੀਲਤਾ ਨੂੰ, ਉਹਨਾਂ ਦੇ ਪੁਰੇ ਸਮਾਜ ਨੂੰ, ਓਹਨਾਂ ਦੀਆਂ ਕਾਦਰਾੰ-ਕਾੰਮਿਤਾਂ ਨੂੰ ਅਤੇ ਓਹਨਾਂ ਦੁਆਰਾ 
ਆਏ ਜਾਣ ਵਾਲੇ ਸ਼ਨ/ਹਿਨੀ ਨਵਾਂ ਸ਼ਵੇਰ ਨੂੰ ਗੌਰਕਾ ਨੰ ਸਾਹਿਤ ਦੇ ਪੀਨੇਆਂ 'ਤੇ ਉਤਾ/ਨਿਆ/ 

ਅੱਜ ਜਦ /ਸੈਰਫ਼ ਸਾਡੇ ਦੇਸ਼ /ਵੱਚ ਹੀ ਨਹੀਂ ਗੀ ਦਨੀਆਂ ਦੇ ਪੈਮਾਨੇ 'ਤੇ /ਜੀਵਾਦਾੀ ਕੌਹੜ ਦਾ ਜਥ਼ਮ /ਓੋਸ਼ /6ਹਾ ਹੈ, 
ਜਰਜਰ ਅਤੇ ਅਣਮਨੁੱਖੀ ਪੁੰਜੀਵਾਦਾ ਦਾ ਅਸ਼ਲ /ਚਹਰਾ ਸ਼ੰਰਆਂ ਦੇ ਸਾਹਮਣੇ ਉਜਾਗਰ ਹੋ ਚੱਕਾ ਹੈ, ਜਦਾ /ਜਾੀਵਾਦਾ /ਇੰਤਹਾਸ ਨੂੰ 
ਜਮਾਤ ਨੂੰ ਕੇੱਦਰ /ਵੱਚ ਰੱਖਕੇ /ਲਿਖੀਂ ਗਈ, ਗੌਰਕਾੰ ਦੀ ਅਮਰ ਰਚਨਾ, %”/ਏੱਕਾ ਮਹੱਤਵੁਰਨ ਪਸ਼ਤਕਾ ਝਣ ਜਾਂਦਾਂ ਹੈ/ 

ਉਸ ਸਮ ਰਸ਼ ਦੇ ਮਜ਼ਦੁਰਾਂ ਦਾ ਉੰਦਗੀ ਅਤੇ ਓਹਨਾਂ ਦੇ ਸੰਘਰਸ਼ਾਂ ਦਾ ਇਹ ਤਸ਼ਵੀਰ ਸਾਡੇ ਦੋਸ਼ ਓੰਤੇ ਵੀੰ ਓਨੇ ਨੀ ਸਟੀਕ 
ਰਖ /ਵੈੱਚ ਲਾਗੂ ਹੁੰਦੀ ਹੈ/ ਆਸਾਂ ਇਸ ਅੰਕਾ /ਵੱਚ ਉਸੇ ਅਮਰ ਨਾਵਲ ਦਾ /ਏੱਕ ਪਛਾਣ ਛਾਪ ਰਹੇਂ ਹਾਂ ਜੌ ਪੁਰੇ ਸੰਸ਼ਾਰ-ਸਹੇਤਾ ਦੋਂ 
/ਵਕਾਸ਼ਕ਼ਾਮ /ਵੇੱਚ /ਏੱਕਾ #ਲ ਪੱਥਰ /ਕੇਹਾ ਜਾਂਦਾ ਹੈ/ -ਸ਼ੰਪਾਦਕ? 


ਮੈਕਸਿਮ ਗੋਰਕੀ ਦੇ ਵਿਸ਼ਵ ਪ੍ਰਸਿਧ ਨਾਵਲ 'ਮਾਂ” ਦੇ 
ਕੇਂਦਰ ਵਿੱਚ ਰੂਸ ਦੇ ਨਿਝਨੀ ਨੋਵਗੋਰੋਦ ਨਾਮਕ ਕਸਬੇ ਦੇ 
ਉਪਨਗਰ ਸੋਰਮੋਵੋ ਦੇ ਮਜ਼ਦੂਰਾਂ ਦੁਆਰਾ 1902 ਦੇ ਮਈ ਦਿਵਸ 
ਦੇ ਮੌਕੇ 'ਤੇ ਕੀਤਾ ਗਿਆ ਮੁਜ਼ਾਹਰਾ ਹੈ। ਇਹ ਮੁਜਾਹਰਾ ਅਤੇ 
ਬਾਅਦ ਵਿਚ ਮੁਜਾਹਰਾ-ਕਾਰੀਆਂ `ਤੇ ਚਲਾਇਆ ਗਿਆ 
ਮੁਕੋਦਮਾ ਇਸ ਨਾਵਲ ਦਾ ਕੇਂਦਰੀ ਵਿਸ਼ਾ ਹੈ। ਨਾਵਲ ਦੇ ਦੋ 
ਪ੍ਰਮੋਖ ਕਿਰਦਾਰਾਂ- ਮਾਂ ਪੇਲਾਗੇਆ ਨਿਲੋਵਨਾ ਅਤੇ ਪੁਤਰ ਪਾਵੇਲ 
ਵਲਾਸੋਵ ਲਈ ਮੁੱਖ ਤੌਰ 'ਤੇ ਸੋਰਮੋਵੋਂ ਦੀ ਇਕ ਮਜ਼ਦੂਰ ਔਰਤ 
ਅਤੇ ਪੁਤਰ ਪਿਓਤਰ ਜਾਲੋਮੋਵ, ਜਿਸਨੂੰ 1902 ਦੇ ਮਈ ਦਿਨ 
ਵਿੱਚ ਭਾਗ ਲੈਣ ਦੇ ਦੇਸ਼ ਕਾਰਨ ਗਿ੍‌ਫ਼ਤਾਰ ਕੀਤਾ ਗਿਆ ਸੀ 
ਅਤੇ ਬਾਅਦ ਵਿੰਚ ਜਲਾਵਤਨੀ ਦੀ ਸਜਾ ਦਿੱਤੀ ਗਈ ਸੀ, ਦੇ 
ਜੀਵਨ ਨੂੰ ਅਧਾਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ : ਇਸਤੋਂ 
ਇਲਾਵਾ ਹੋਰ ਵੀ ਪਾਤਰਾਂ ਨੂੰ ਵੀ ਅਸਲ ਜ਼ਿੰਦਗੀ ਦੇ ਕਿਰਦਾਰਾਂ 
ਤੋਂ ਲਿਆ ਗਿਆ ਹੈ। 

ਪਰ ਇਸ ਨਾਵਲ ਦੀ ਮੁਖ ਵਿਸ਼ੇਸ਼ਤਾਈ ਇਸਦੇ 
ਪਾਤਰਾਂ ਦਾ ਅਸਲ ਵਿਅਕਤੀਆਂ ਨਾਲ ਮੇਲ ਖਾਣਾ ਨਹੀਂ ਹੈ, 
ਸਗੋ'ਉਸ ਪ੍ਰਕਿਰਿਆ ਨੂੰ ਦਰਸਾਉਣਾ ਹੈ ਜਿਸ ਦੁਆਰਾ ਉਸ ਸਮੇਂ 
ਦੇ ਰੂਸ ਦੇ ਆਮ ਮਜ਼ਦੂਰ ਅਤੇ ਕਿਸਾਨ ਰਾਜਨੀਤਕ ਰੂਪ ਵਿੱਚ 
ਜਾਗਰੂਕ ਹੋ ਰਹੇ ਸਨ , ਇੱਥੇ ਇਹ ਗੋਲ ਧਿਆਨ ਦੇਣ ਯੋਗ ਹੈ ਕਿ 
ਜਿਸ ਰਾਜਨੀਤਕ ਚੇਤਨਾ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਆਪਣੇ 
ਨਾਵਲ ਜ਼ਰੀਏ ਪ੍ਰਮੌਖਤਾ ਨਾਲ਼ ਉਭਾਰ ਰਹੇ ਸਨ, ਉਸੇ ਚੇਤਨਾ ਦੇ 
ਨਤੀਜੇ ਵੱਜੋਂ 1905-1907 ਦੇ ਅਸਫ਼ਲ ਇਨਕਲਾਬ ਦੀ 


ਭਿਆਨਕ ਹਾਰ ਅਤੇ ਦਮਨ ਦੇ ਬਾਵਜੂਦ ਕੇਵਲ ਬਾਰਾਂ ਵਰ੍ਹਿਆਂ 
ਦੇ ਫ਼ਰਕ ਨਾਲ ਹੀ ਸਿਰਫ਼ ਰੂਸ ਵਿੱਚ ਹੀ ਨਹੀਂ ਸਗੋਂ ਸਮੁਚੇ ਸੈਸਾਰ 
ਵਿੱਚ ਇੰਕ ਨਵਾਂ ਇਤਿਹਾਸ ਲਿਖਿਆ ਗਿਆ। ਰੂਸ ਦਾ ਨਵੈਬਰ, 
1917 ਦਾ ਸਮਾਜਵਾਦੀ ਇਨਕਲਾਬ ਜਿਸਨੇ ਸਮੁਚੇ ਸੈਸਾਰ ਅਤੇ 
ਉਸਦਾ ਭਵਿੱਖ ਦੂਰ ਰਸ ਤੌਰ 'ਤੇ ਪ੍ਰਭਾਵਿਤ ਕੀਤਾ , ਉਸ ਸਮੇਂ ਦੇ 
ਰੂਸ ਦੇ ਮਜ਼ਦੂਰਾਂ ਦੀ ਜ਼ਿੰਦਗੀ ਕਿਸੇ ਵੀ ਨਜ਼ਰ ਤੋਂ ਸੈਸਾਰ ਦੇ ਕਿਸੇ 
ਵੀ ਦੇਸ਼ ਦੇ ਮਜ਼ਦੂਰਾਂ ਤੋਂ ਭਿੰਨ ਨਹੀਂ ਸੀ। ਗੋਰਕੀ ਵਿੱਚ ਇਸ 
ਜ਼ਿੰਦਗੀ ਵਲ, ਡੂੰਘੀ ਨਫ਼ਰਤ ਹੈ ਜੋ ਨਾਵਲ ਦੇ ਪਹਿਲੇ ਕੁਝ 
ਪੰਨਿਆਂ 'ਤੇ ਹੀ ਸਪੋਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। 
ਮਸ਼ੀਨੀ ਢੰਗ ਨਾਲ ਬੋਝੇ ਇੰਕ ਆਮ ਮਜ਼ਦੂਰ ਦਾ ਚਿੜਚਿੜਾ 
ਅਤੇ ਝਗੜਾਲੂ ਸੁਭਾਅ ਉਸਦੀ ਘਰੇਲੂ ਅਤੇ ਸਮਾਜਿਕ ਜ਼ਿੰਦਗੀ 
ਵਿੱਚ ਹਰ ਪਲ ਇੰਕ ਅਜਿਹਾ ਜ਼ਹਿਰ ਘੋਲਦਾ ਰਹਿੰਦਾ ਹੈ ਕਿ 
ਉਹ ਜ਼ਿੰਦਗੀ ਦੇ ਭਿਆਨਕ ਨਰਕ ਦੀ ਕਲਪਨਾ ਤੋਂ ਵੀ ਵੌਧ 
ਤਸੀਹੇ ਦੇਣ ਵਾਲਾ ਲੌਗਦਾ ਹੈ। ਗੋਰਕੀ ਦੁਆਰਾ 1907 ਵਿੱਚ 
ਖਿੰਚਿਆ ਰੂਸੀ ਮਜ਼ਦੂਰਾਂ ਦਾ ਇਹ ਨੀਰਸ, ਮਸ਼ੀਨੀ ਅਤੇ ਨਰਕੀ 
ਜੀਵਨ ਚਿੱਤਰ ਸਾਡੇ ਆਪਣੇ ਦੇਸ਼ ਦੇ ਮਜ਼ਦੂਰਾਂ ਦੇ ਜੀਵਨ ਦੇ 
ਕਿੰਨਾ ਨੇੜੇ ਹੈ ਇਸਨੂੰ ਸਹਿਜ ਹੀ ਮਹਿਸੂਸ ਕੀਤਾ ਜਾ ਸਕਦਾ ਹੈ 
ਅਤੇ ਅਜਿਹਾ ਹੀ ਮਹਿਸੂਸ ਕਰਦੀ ਸੀ ਮਾਂ ਪੇਲਾਗੇਆ ਨਿਲੋਵਨਾ 
ਜਦੋਂ ਮਜ਼ਦੂਰ ਬਸਤੀ ਦੇ ਉਸਦੇ ਨਿੱਕੇ ਜਿਹੇ ਮਕਾਨ ਵਿਚ ਪਾਵੇਲ 
ਅਤੇ ਉਸਦੇ ਸਾਥੀ ਆਪਣੀ ਅਧਿਐਨ ਮੇਡਲੀ ਵਿੱਚ ਦੂਰ ਦੇਸ਼ 
ਦੇ ਮਜ਼ਦਰਾਂ ਦੀ ਜ਼ਿੰਦਗੀ ਬਾਰੇ ਗੌਲਾਂ ਕਰਦੇ ਸਨ, ਉਹਨਾਂ ਦੇ 
ਸੈਘਰਸ਼ਾਂ ਦੀ ਜਿੱਤ ਵਿੱਚ ਖੁਸ਼ੀ ਦਾ ਅਹਿਸਾਸ ਕਰਦੇ ਸਨ ਅਤੇ 


ਲਲਕਾਰ _ 28 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਅਸਫ਼ਲਤਾ ਵਿੱਚ ਦੁਖ ਦਾ । ਉਥੇ ਹੀ ਉਸਦੇ ਉਸ ਨਿੱਕੇ ਜਿਹੇ 
ਕਮਰੇ ਵਿੱਚ ਸੋਰਮੇਵੋ ਦੇ ਮਜ਼ਦੂਰਾਂ ਅਦਰ ਦੁਨੀਆਂ ਦੇ ਮਜ਼ਦੂਰਾਂ 
ਨਾਲ ਭਾਈਚਾਰੇ ਦੀ ਭਾਵਨਾ ਦਾ ਅਹਿਸਾਸ ਪੈਦਾ ਹੋਣਾ ਸ਼ੁਰੂ 
ਹੋਇਆ । 

ਨਾਵਲ ਦੋ ਦੋ ਭਾਗ ਹਨ। ਪਹਿਲੇ ਭਾਗ ਵਿੱਚ 
ਪੇਲਾਗੇਆ ਨਿਲੋਵਨਾ ਅਤੇ ਉਸਦੇ ਸ਼ਰਾਬੀ ਅਤੇ ਝਗੜਾਲੂ ਪਤੀ 
ਮਿਖਾਈਲ ਵਲਾਸੋਵ ਦੀ ਪਰਿਵਾਰਕ ਜ਼ਿੰਦਗੀ ਦੀ ਇੰਕ ਸੇਖੇਪ 
ਤਸਵੀਰ ਖਿਚੀ ਗਈ ਹੈ ਜੋ ਹੋਰਨਾਂ ਲੱਖਾਂ ਮਜ਼ਦੂਰਾਂ ਦੀ ਜ਼ਿੰਦਗੀ 
ਦੀ ਤਰ੍ਹਾਂ ਹੇ ਜਿਨ੍ਹਾ ਲਈ ਦਿਨ ਦੀ ਸ਼ੁਰੂਆਤ ਕਾਰਖ਼ਾਨੇ ਦੀ ਸੀਟੀ 
ਦੀ ਕੰਨ ਪਾੜੂ ਚੀਕ ਨਾਲ ਹੁੰਦੀ ਹੈ, ਦਿਨ ਮਸ਼ੀਨਾਂ ਦੇ ਰੌਲੇ ਅਤੇ 
ਕਾਲਖ ਵਿੱਚ ਗੁਜ਼ਰਦਾ ਹੈ ਅਤੇ ਔਤ ਹੁੰਦਾ ਹੈ ਸ਼ਰਾਬ ਅਤੇ 
ਪਰਿਵਾਰ ਵਿੱਚ ਗਾਲੀ-ਗੋਲੋਚ ਨਾਲ । ਅਕਾਰ ਦੇ ਨਜ਼ਰਈਏ ਤੋਂ 
ਮਿਖਾਈਲ ਵਲਾਸੋਵ ਨੂੰ ਨਾਵਲ ਵਿੱਚ ਭਾਵੇਂ ਬਹੁਤ ਥੋੜੀ ਜਿਹੀ 
ਥਾਂ ਹੀ ਮਿਲੀ ਹੈ ਪਰ ਉਸਦੀ ਸੈਪੂਰਣ ਜ਼ਿੰਦਗੀ ਆਮ ਮਜ਼ਦੂਰਾਂ 
ਦੀ ਜ਼ਿੰਦਗੀ ਦੀ ਅਤਿਐਤ ਤੀਖਣਤਾ ਨਾਲ ਪ੍ਰਤੀਨਿਧਤਾ ਕਰਦੀ 
ਹੈ। ਉਸਦੀ ਮੌਤ ਤੋਂ ਬਾਅਦ ਉਸਦੇ ਪ੍ਰੌੰਤਰ ਪਾਵੇਲ ਨੇ ਵੀ ਉਸੇ 
ਢੰਗ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਐਦਰ ਇੰਕ 
ਬੇਚੈਨੀ ਸੀ, ਇਕ ਅਜਿਹੀ ਉਥਲ-ਪੁਥਲ ਸੀ ਜਿਸਨੇ ਜਲਦੀ 
ਹੀ ਉਸਦਾ ਰਸਤਾ ਬਦਲ ਦਿੱਤਾ। ਕਾਰਖਾਨੇ ਅਤੇ ਮਜ਼ਦੂਰ ਬਸਤੀ 
ਦੀ ਜੋ ਜ਼ਿੰਦਗੀ ਹੋਰਨਾਂ ਹਜ਼ਾਰਾਂ ਮਜ਼ਦੂਰਾਂ ਨੂੰ ਏਨੀ ਸੁਭਾਵਕ ਲੌਂਗਦੀ 
ਸੀ ਪਾਵੇਲ ਦਾ ਉਸ ਵਿੱਚ ਦਮ ਘਟਦਾ ਸੀ ।ਪਾਵੇਲ ਦੇ ਬਿਲਕੁਲ 
ਹੀ ਅਲੌਂਗ ਕਿਸਮ ਦੇ ਸਾਥੀ, ਉਸਦੀ ਪੁਸਤਕਾਂ ਵਿੱਚ ਰੁਚੀ , ਸ਼ਰਾਬ 
ਅਤੇ ਅਸ਼ਲੀਲ ਭਾਸ਼ਾ ਵੇਲ ਉਸਦੀ ਨਫ਼ਰਤ , ਉਸਦਾ ਹਰ ਹਫ਼ਤੇ 
ਦੇ ਐਤ 'ਚ ਸ਼ਹਿਰ ਜਾਣਾ, ਛੋਟੀ ਦੇ ਸਮੇਂ ਘਰ ਦੇ ਕੈਮਾਂ ਵਿੱਚ ਮਾਂ 
ਦੀ ਮਦਦ ਕਰਨਾ, ਵਰਗੀਆਂ ਢੇਰ ਦੂਜੀਆਂ ਗੌਲਾਂ ਉਸਦੇ 
ਵਿਵਹਾਰ ਵਿੱਚ ਸਨ ਜੋ ਪੇਲਾਗੇਆ ਨਿਲੋਵਨਾ ਨੂੰ ਸੁਖ ਤਾਂ 
ਦਿੰਦੀਆਂ ਸਨ ਪਰ ਨਾਲ ਹੀ ਇਕ ਅਣਜਾਣਿਆ ਜਿਹਾ ਡਰ 
ਵੀ ਉਸਦੇ ਦਿਲ ਵਿੱਚ ਪੈਦਾ ਕਰਦੀਆਂ ਸਨ। ਇਸ ਤਰ੍ਹਾਂ ਦਾ 
ਵਿਵਹਾਰ ਉਸ ਲਈ ਬਿਲਕੁਲ ਹੀ ਨਵਾਂ ਸੀ। ਉਸਦੀ ਸਾਰੀ 
ਲੰਘਦੀ ਸੀ ਜਿੱਥੇ ਉਹ ਹਮੇਸ਼ਾਂ ਨਿੱਕੀ ਜਿਹੀ ਚੂਹੀ ਦੀ ਤਰ੍ਹਾਂ ਡਰੀ- 
ਡਰੀ ਰਹਿੰਦੀ ਸੀ।ਇਹ ਜ਼ਿੰਦਗੀ ਜਿਉਂਦੇ ਹੋਏ ਉਹ ਦੁਖ, ਅਣਦੇਖੀ 
ਅਤੇ ਅਪਮਾਨ ਸਹਿਣ ਦੀ ਆਦੀ ਹੋ ਗਈ ਸੀ, ਉਹ ਇਸਨੂੰ 
ਜ਼ਿੰਦਗੀ ਦਾ ਸੁਭਾਵਿਕ ਅਤੇ ਜ਼ਰੂਰੀ ਹਿੱਸਾ ਮਨ ਦੁੱਕੀ ਸੀ।ਉਸਦੇ 
ਆਸ-ਪਾਸ ਦੇ ਸਾਰੇ ਮਜ਼ਦੂਰ ਪਰਿਵਾਰਾਂ ਦੀ ਜ਼ਿਦਗੀ ਵੀ ਇਸ 
ਤੋਂ ਅਲੋਂਗ ਨਹੀਂ ਸੀ । ਇਸੇ ਲਈ , ਇਸ ਜ਼ਿੰਦਗੀ ਵਿੰਚ ਤਬਦੀਲੀ 
ਉਸਨੂੰ ਸੁਖ ਦਾ ਅਹਿਸਾਸ ਤਾਂ ਕਰਾਉਂਦੀ ਸੀ ਪਰ ਇਸ 'ਤੇ ਉਸਨੂੰ 
ਵਿਸ਼ਵਾਸ ਵੀ ਨਹੀਂ ਹੋ ਰਿਹਾ ਸੀ। 

ਪਾਵੇਲ, ਆਂਦਰੇਈ ਨਿਖੌਦਕਾ, ਨਿਕੌਲਾਈ 
ਵੇਸੋਵਸ਼ਿਚਕੋਵ ਅਤੇ ਸ਼ਹਿਰ ਦੇ ਸਾਥੀ ਨਤਾਸ਼ਾ, ਸਾਸ਼ਾ ਜਿਹੇ ਲੋਕਾਂ 
ਦੁਆਰਾ ਸ਼ੁਰੂ ਕੀਤਾ ਗਿਆ ਅਧਿਐਨ-ਚੌਕਰ ਜ਼ੋਰ ਫ਼ੜਨ 
ਲੌਗਿਆ। ਮਾਂ ਲਈ ਇਹ ਸਾਰੇ ਲੋਕ ਇਕ ਅਜਨਬੀ ਦੁਨੀਆਂ ਤੋਂ 


ਆਏ ਹੋਏ ਲੋਂਗਦੇ ਸਨ ਉਤਸ਼ਾਹ, ਉਮਗ, ਜੋਸ਼ ਅਤੇ ਪਿਆਰ 
ਨਾਲ ਡੁੱਲ-ਡੁੱਲ ਪੈਂਦੀ ਉਨ੍ਹਾਂ ਦੀ ਦੁਨੀਆਂ ਉਸਨੂੰ ਖੁਦ ਆਪਣੀ 
ਜ਼ਿੰਦਗੀ ਦੀ ਯਾਦ ਦਵਾਉਂਦੀ ਸੀ, ਉਸਨੂੰ ਆਪਣੀ ਜਵਾਨੀ 
ਦੀਆਂ ਉਹਨਾਂ ਪਾਰਟੀਆਂ ਦੀ ਯਾਦ ਆਉਂਦੀ ਸੀ ਜਿੱਥੇ ਸ਼ਰਾਬ 
ਨਾਲ ਚੂਰ ਲੋਕ ਆਪਸ ਵਿੱਚ ਲੜਦੇ, ਇੰਕ ਦੂਸਰੇ `ਤੇ ਅਸ਼ਲੀਲ 
ਗਾਲਾਂ ਦੀ ਬਾਰਸ਼ ਕਰਦੇ ਅਤੇ ਸ਼ਰਮ ਦੇ ਮਾਰੇ ਉਸਦਾ ਸਿਰ ਝੁਕ 
ਜਾਂਦਾ ਸੀ।ਪਾਵੇਲ ਅਤੇ ਉਸਦੇ ਸਾਥੀਆਂ ਦੇ ਵਿੰਚ ਹੋਣ ਵਾਲੀਆਂ 
ਬਹਿਸਾਂ-ਚਰਚਾਵਾਂ 'ਚੋਂ ਉਹ ਹੋਲੀ-ਹੋਲੀ ਸਮਝਣ ਲੌਂਗ ਪਈ 
ਕਿ ਜਿਸ ਦੁੱਖ, ਅਣਦੇਖੀ ਅਤੇ ਅਪਮਾਨ ਨੂੰ ਉਹ ਜ਼ਿੰਦਗੀ ਦਾ 
ਸਥਾਈ ਅਤੇ ਜ਼ਰੂਰੀ ਐਗ ਮਨ ਚੁਕੀ ਸੀ ਉਹ ਹਮੇਸ਼ਾਂ ਤੋਂ ਹੀ ਇਸ 
ਤਰਾਂ ਨਹੀਂ ਸੀ। ਇੰਕ ਸਮਾਂ ਸੀ ਜਦੋਂ ਲੋਕ ਬਰਾਬਰ ਹੁੰਦੇ ਸਨ, 
ਨਹੀਂ ਹੁੰਦਾ ਸੀ ਜਦੋਂ ਈਰਖ਼ਾ, ਵੈਰ ਅਤੇ ਝਗੜੇ ਦਾ ਸਾਮਰਾਜ 
ਨਹੀਂ ਸੀ, ਜਦ ਲੋਕ ਇੰਕ ਦੂਜੇ ਦੇ ਖੂਨ ਦੇ ਪਿਆਸੇ ਨਹੀਂ ਸਨ। 
ਹੋਲੀ-ਹੋਲੀ ਉਹ ਇਹ ਵੀ ਸਮਝਣ ਲੌਗੀ ਕਿ ਜਦੋਂ ਤੋਂ ਇਹ 
ਗੈਰਬਰਾਬਰੀ ਪੈਦਾ ਹੋਈ ਹੈ ਉਦੋਂ ਤੋਂ ਹੀ ਉਸਦੇ ਵਿਰੋਧ ਸੈਘਰਸ਼ 
ਦੀ ਵੀ ਸ਼ੁਰੂਆਤ ਹੋ ਗਈ ਅਤੇ ਉਸਤੋਂ ਬਾਅਦ ਇਹ ਸੈਘਰਸ਼ 
ਹਰ ਯੁਗ ਅਤੇ ਹਰ ਦੇਸ਼ ਵਿੰਚ ਹਰ ਸਮੇਂ ਚਲਦਾ ਰਿਹਾ ਹੈ। 

ਜਲਦੀ ਹੀ ਪਾਵੇਲ ਅਤੇ ਉਸਦੇ ਸਾਥੀਆਂ ਵਲੋਂ 
ਮਜ਼ਦੂਰਾਂ ਲਈ ਪਰਚੇ ਛਪਣੇ ਸ਼ੁਰੂ ਹੋ ਗਏ । ਸਿੰਧੀ ਸਾਦੀ ਭਾਸ਼ਾ 
ਵਿੱਚ ਲਿਖੇ ਇਹਨਾਂ ਪਰਚਿਆਂ ਵਿੱਚ ਮਜ਼ਦੂਰਾਂ ਨੂੰ ਦੌਸਿਆ ਜਾਂਦਾ 
ਕਿ ਉਹਨਾਂ ਦੀ ਲਗਾਤਾਰ ਨਿੱਘਰਦੀ ਹੋਈ ਹਾਲਤ ਦੇ ਕੀ ਕਾਰਨ 
ਹਨ, ਮਾਲਕ ਕਿਸ ਤਰ੍ਹਾਂ ਧੋਖੇਬਾਜੀ ਨਾਲ ਉਹਨਾਂ ਨੂੰ ਲੋਂਟਦੇ ਹਨ, 
ਇਸ ਲੁੱਟ ਵਿਰੌਂਧ ਕਿਸ ਤਰ੍ਹਾਂ ਰੂਸ ਦੇ ਦੂਜੇ ਹਿਸਿਆਂ ਵਿੱਚ ਅਤੇ 
ਸੈਸਾਰ ਦੇ ਦੂਜੇ ਦੇਸ਼ਾਂ ਦੇ ਮਜ਼ਦੂਰਾਂ ਨੇ ਲੜਾਈ ਵਿੱਢ ਰੌਖੀ ਹੈ। 
ਪਰਚਿਆਂ ਵਿੱਚ ਛਪੀ ਸਚਾਈ ਤੋਂ ਮਜ਼ਦੂਰ ਪ੍ਰਭਾਵਿਤ ਹੁੰਦੇ ਪਰ 
ਆਪਣੇ ਆਪ ਨੂੰ ਲਾਚਾਰ ਤੇ ਗੈਰ ਜਥੇਬੰਦ ਪਾਉਂਦੇ । ਇਸ ਸਭ ਦੇ 
ਬਾਵਜੂਦ ਮਜ਼ਦੂਰ ਬਸਤੀ ਦੇ ਜ਼ਿਆਦਾਤਰ ਮਜ਼ਦੂਰ ਪਾਵੇਲ ਅਤੇ 
ਉਸਦੇ ਸਾਥੀਆਂ ਦੀ ਇਮਾਨਦਾਰੀ, ਸੈਘਰਸ਼ਸ਼ੀਲਤਾ ਨੂੰ ਦਿਲ 
ਹੀ ਦਿਲ ਵਿੱਚ ਚਾਹੁਣ ਲੌਗੇ ਅਤੇ ਇੱਕ ਕੋਪੇਕ ਦੀ ਘਟਨਾ ਤੋਂ 
ਬਾਅਦ ਤਾਂ ਉਹਨਾਂ ਦੀ ਸਿਕਾ ਹੀ ਜਮ ਗਿਆ। 

ਕਾਰਖਾਨੇ ਕੌਲ ਜ਼ਮੀਨ ਦਲਦਲੀ ਸੀ। ਨਵਾਂ 
ਡਾਇਰੈਕਟਰ ਦਲਦਲ ਨੂੰ ਸੁਕਾ ਕੇ ਜ਼ਮੀਨ ਨੂੰ ਇਸਤੇਮਾਲ 
ਲਾਇਕ ਬਣਾਉਣਾ ਚਾਹੁੰਦਾ ਸੀ। ਇਸਦੇ ਲਈ ਉਸਨੇ ਹਰੇਕ 
ਮਜ਼ਦੂਰ ਦੀ ਤਨਖ਼ਾਹ ਵਿੱਚੋਂ ਇੱਕ ਕੋਪੇਕ (ਰੂਸੀ ਪੈਸਾ) ਦੀ ਕਟੌਤੀ 
ਕਰਨ ਦਾ ਹੁਕਮ ਜਾਰੀ ਕੀਤਾ । ਆਪਮੁਹਾਰੇ ਹੀ ਮਜ਼ਦੂਰਾਂ ਵੱਲੋਂ 
ਇਸ ਉਪਰ ਤਿੱਖੀ ਪ੍ਰਤੀਕ੍ਰਿਆ ਹੋਈ । ਕੈਮ ਬਦ ਕਰਕੇ ਜਲਸੇ ਦਾ 
ਆਯੋਜਨ ਕੀਤਾ ਗਿਆ ਜਿਸ ਵਿੱਚ ਕਾਰਖ਼ਾਨੇ ਦੇ ਬਜ਼ੁਰਗ 
ਮਜ਼ਦੂਰਾਂ ਦੀ ਬੇਨਤੀ ਉਤੇ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ 
ਪਾਵੇਲ ਨੇ ਵੀ ਭਾਗ ਲਿਆ। ਭਾਵੇਂ ਉਸਦਾ ਪ੍ਰਸਤਾਵ, ਕਿ ਇਸ 
ਕਟੌਤੀ ਦੇ ਵਿਰੋਧ ਵਿਚ ਕੰਮ ਬਦ ਕਰ ਦਿੱਤਾ ਜਾਵੇ, ਮਜ਼ਦੂਰਾਂ ਦੇ 
ਬਹੁਮਤ ਨੂੰ ਮਨਜ਼ੂਰ ਨਹੀਂ ਸੀ ਪਰ ਪ੍ਰਬੈਧਕਾਂ ਦੁਆਰਾ ਘਬਰਾਕੇ 


ਲਲਕਾਰ _ 29 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਕਟੌਤੀ ਵਾਪਸ ਲਏ ਜਾਣ ਕਾਰਨ ਪਾਵੇਲ ਅਤੇ ਉਸਦੇ ਸਾਥੀਆਂ 
ਦੀ ਲੋਕਪ੍ਰਿਅਤਾ ਵਧੀ ।ਪਰ ਜਦੋਂ ਇਸ ਘਟਨਾ ਤੋਂ ਤੁਰੈਤ ਬਾਅਦ 
ਪੁਲਸ ਨੇ ਪਾਵੇਲ ਅਤੇ ਹੋਰ ਕਈ ਮਜ਼ਦੂਰਾਂ ਨੂੰ ਗਿ੍‌ਫ਼ਤਾਰ ਕਰ 
ਲਿਆ ਤਾਂ ਇੰਕ ਵਾਰ ਫੇਰ ਨਿਰਾਸ਼ਾ ਬੇਹਿੰਮਤੀ ਦਾ ਆਲਮ 
ਛਾਉਣ ਲੋਗਾ। 

ਅਜਿਹੇ ਸਮੇਂ ਵਿੱਚ ਮਾਂ, ਜੋ ਹੁਣ ਤੌਂਕ ਆਪਣੇ ਪੌੌਤਰ 
ਅਤੇ ਸਾਥੀਆਂ ਦੇ ਉਦੇਸ਼ਾਂ ਨੂੰ ਕਾਫ਼ੀ ਹੋਦ ਤੌਕ ਸਮਝ ਚੁਕੀ ਸੀ, ਨੇ 
ਆਪਣੇ ਪੁਤਰ ਦੇ ਕੇਮਾਂ ਵਿਚ ਹਿੱਸਾ ਲੈਣ ਦਾ ਨਿਰਣਾ ਕੀਤਾ। 
ਪੇਲਾਗੇਆ ਨਿਲੋਵਨਾ ਦਾ ਦਿਆਲੂ ਅਤੇ ਇਨਸਾਫ਼ਪਸੈਦ ਦਿਲ, 
ਉਸਦੀ ਨੌਕੀ ਅਤੇ ਜ਼ਿੰਦਗੀ ਬਾਰੇ ਉਸਦੀ ਦ੍ਰਿਸ਼ਟੀ, ਪਾਵੇਲ ਦੀ 
ਗ੍ਰਿਫ਼ਤਾਰੀ ਕਾਰਨ ਉਸਦੇ ਦੁਖ ਦੇ ਬਾਵਜੂਦ, ਉਸਨੂੰ ਆਪਣੇ 
ਪੁਤਰ ਦਾ ਰਸਤਾ ਚੁਨਣ ਲਈ ਮਜਬੂਰ ਕਰ ਦਿੰਦੀ ਹੈ । ਗੁਪਤ 
ਤੌਰ 'ਤੇ ਪਰਚਿਆਂ ਦਾ ਵੰਡਿਆ ਜਾਣਾ ਜਾਰੀ ਰਹਿੰਦਾ ਹੈ। 

ਪਾਵੇਲ ਅਤੇ ਉਸਦੇ ਸਾਥੀਆਂ ਦੀ ਜੇਲ੍ਹ ਦੀ ਰਿਹਾਈ 
ਤੋਂ ਬਾਅਦ ਜ਼ੋਰ-ਸ਼ੋਰ ਨਾਲ ਮਈ-ਦਿਨ ਮਨਾਉਣ ਦੀਆਂ 
ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਹ ਲੋਕ 
ਮਹਿਸੂਸ ਕਰਨ ਲੌਗਦੇ ਹਨ ਕਿ ਹੁਣ ਉਹਨਾਂ ਨੂੰ ਖੁਲ੍ਹੇ ਤੌਰ 'ਤੇ 
ਸਭ ਦੇ ਸਾਹਮਣੇ ਆਪਣੇ ਉਦੇਸ਼ਾਂ ਨੂੰ ਸਪੌਸ਼ਟ ਰੂਪ ਵਿੱਚ ਰੌਖਣਾ 
ਚਾਹੀਦਾ ਹੈ।ਮਜ਼ਦੂਰਾਂ ਦੀ ਤਿਆਰੀ ਦੇ ਨਾਲ ਹੀ ਪ੍ਰਸ਼ਾਸਨ ਦੀਆਂ 
ਤਿਆਰੀਆਂ ਵੀ ਜ਼ੋਰ ਫ਼ੜਦੀਆਂ ਹਨ। ਜਦੋਂ ਪਹਿਲੀ ਮਈ ਨੂੰ 
ਮੁਜ਼ਾਹਰੇ ਦੌਰਾਨ ਮਜ਼ਦੂਰਾਂ ਨੂੰ ਪਤਾ ਲੌਗਦਾ ਹੈ ਕਿ ਪੁਲੀਸ ਦੇ 
ਨਾਲ ਖੁਦ ਗਵਰਨਰ ਵੀ ਮੌਕੇ 'ਤੇ ਪਹੁੰਚਿਆ ਹੈ ਤਾਂ ਉਹ ਵੀ ਜੋ 
ਵੌਲ ਖਿਚੇ ਗਏ। ਮਈ ਦਿਨ ਦਾ ਮੁਜਾਹਰਾ ਅਤੇ ਇਸ ਤੋਂ ਬਾਅਦ 
ਹੋਈਆਂ ਗਿ੍‌ਫ਼ਤਾਰੀਆਂ ਦੇ ਨਾਲ ਹੀ ਨਾਵਲ ਦਾ ਪਹਿਲਾ ਭਾਗ 
ਸਮਾਪਤ ਹੁੰਦਾ ਹੈ। 

ਪਹਿਲੇ ਭਾਗ ਦੇ ਆਰੈਭ ਵਿੰਚ ਆਪਣੇ ਵਰਗੀਆਂ ਹੀ 
ਹਜ਼ਾਰਾਂ ਕਿਰਤੀ ਔਰਤਾਂ ਦੀ ਤਰ੍ਹਾਂ ਪੇਲਾਗੇਆ ਨਿਲੋਵਨਾ ਪੂਰੀ 
ਜ਼ਿੰਦਗੀ ਮਿਹਨਤ ਕਰਦੇ ਹੋਏ ਆਪਣੇ ਸ਼ਰਾਬੀ ਪਤੀ ਦੇ ਲੜਾਈ 
ਝਗੜਿਆਂ ਅਤੇ ਮਾਰ-ਕੌਟ ਤੋਂ ਬੇਹਦ ਦੁਖੀ, ਜ਼ਿੰਦਗੀ ਦੀਆਂ 
ਸਾਰੀਆਂ ਖੁਸ਼ੀਆਂ ਤੋਂ ਵਾਂਝੀ ਹੈ। ਪਰ ਜਦੋਂ ਉਸਦਾ ਪੁੰਤਰ ਪਾਵੇਲ 
ਕਾਰਖਾਨਾ ਬਸਤੀ ਦੇ ਲੋਕਾਂ ਦੀ ਜ਼ਿੰਦਗੀ ਦੇ ਜਿਉਣ ਢੰਗ ਨੂੰ 
ਛੱਡ ਕੇ ਇਨਕਲਾਬੀ ਬਣ ਜਾਂਦਾ ਹੈ ਤਾਂ ਇਸ ਨਵੀਂ ਚੀਜ਼ ਨੂੰ 
ਬਚਿਆਂ ਵਰਗੀ ਉਤਸੁਕਤਾ ਨਾਲ ਸਮਝਣ ਦੀ ਕੋਸ਼ਿਸ਼ ਕਰਦੀ 
ਹੋਈ ਮਾਂ ਪੇਲਾਗੇਆ ਨਿਲੋਵਨਾ ਆਪ ਵੀ ਉਹੀ ਰਸਤਾ ਚੁਣ 
ਲੈਂਦੀ ਹੈ। ਆਂਦਰੇਈ ਵਰਗੇ ਮਜ਼ਦੂਰ ਸਾਥੀਆਂ ਅਤੇ ਕਿਸਾਨ 
ਰੀਬਿਨ ਵਰਗੇ ਕਿਰਦਾਰਾਂ ਦੇ ਰੂਪ ਵਿੱਚ ਨਵੀਂ ਦੁਨੀਆਂ ਦੇ ਲੋਕ 
ਸਾਹਮਣੇ ਆਉਂਦੇ ਹਨ ਅਤੇ ਸਾਹਮਣੇ ਆਉਂਦੀ ਹੈ ਸੈਘਰਸ਼ ਦੀ 
ਪਵਿੱਤਰ ਔਗ ਵਿੱਚ ਤਪ ਕੇ ਆਮ ਲੋਕਾਂ ਦੀ ਅੰਦਰੂਨੀ 
ਕਾਇਆਪਲਟ ਦੀ ਕਹਾਣੀ। ਪਾਵੇਲ ਅਤੇ ਉਸਦੇ ਸਾਥੀ ਜਿਸ 
ਨਵੀਂ ਦੁਨੀਆਂ ਲਈ ਸੈਘਰਸ਼ ਕਰ ਰਹੇ ਹਨ ਆਂਦਰੇਈ ਉਸਦਾ 
ਇੰਕ ਬਹੁਤ ਹੀ ਜੀਵੰਤ ਤਸਵੀਰ ਖਿੰਚਦਾ ਹੈ “ਮੈ ਜਾਣਦਾ ਹਾਂ 


ਕਿ ਇਕ ਸਮਾਂ ਅਜਿਹਾ ਜ਼ਰੂਰ ਹੀ ਆਵੇਗਾ ਜਦੋਂ ਲੋਕ ਖ਼ੁਦ ਆਪਣੀ 
ਲਈ ਇੰਕ ਤਾਰੇ ਵਾਂਗ ਰੋਸ਼ਨ ਹੋਵੇਗਾ। ਧਰਤੀ ਉਤੇ ਅਜ਼ਾਦ 
ਇਨਸਾਨ ਦਾ ਵਾਸ ਹੋਵੇਗਾ । ਸਾਰਿਆਂ ਦੇ ਦਿਲ ਵਿਸ਼ਾਲ ਹੋਣਗੇ, 
ਈਰਖਾ ਅਤੇ ਵਾਰ-ਭਾਵ ਨਹੀਂ ਹੋਵੇਗਾ ਅਤੇ ਉਦੋਂ ਕੁਦਰਤ 
ਇਨਸਾਨ ਦੀ ਸੇਵਾ ਕਰੇਗੀ ਅਤੇ ਉਚ ਮਨੁੱਖੀ ਕਦਰਾਂ ਕੀਮਤਾਂ 
ਦਾ ਸਾਮਰਾਜ ਕਾਇਮ ਹੋਵੇਗਾ ਕਿਉਂਕਿ ਅਜ਼ਾਦ ਇਨਸਾਨਾਂ ਲਈ 
ਕੁਝ ਵੀ ਅਸੈਭਵ ਨਹੀਂ ਹੈ ਅਤੇ ਉਦੋਂ ਲੋਕ ਸੌਚਾਈ ਅਤੇ ਅਜ਼ਾਦੀ 
ਸਭ ਤੋਂ ਸਦਰ, ਸਭ ਤੋਂ ਚੰਗੇ ਲੋਕ ਹੋਣਗੇ ਜੋ ਸਾਰੀ ਦੁਨੀਆਂ ਨੂੰ 
ਪਿਆਰ ਕਰਦੇ ਹੋਣ । ਨਵੀਂ ਜ਼ਿਦਗੀ ਦੇ ਉਹ ਲੋਕ ਮਹਾਨ ਹੋਣਗੇ 
ਅਤੇ ਅਜਿਹੀ ਜ਼ਿੰਦਗੀ ਲਈ ਮੈਂ ਕੁਝ ਵੀ ਕਰ ਸਕਦਾ ਹਾਂ।” 

ਉਹਨਾਂ ਲੋਕਾਂ ਲਈ ਜੋ ਹਿੰਸਾ-ਅਹਿੰਸਾ ਦੇ ਸਵਾਲ ਨੂੰ 
ਲੈ ਕੇ ਇੰਕ ਕਦੇ ਨਾ ਮੁਕਣ ਵਾਲੀ ਬਹਿਸ ਵਿੱਚ ਉਲਝੇ ਰਹਿੰਦੇ 
ਹਨ, ਜੋ ਜਾਬਰ ਸੌਤਾ ਦੁਆਰਾ ਸੈਂਕੜੇ ਤਰੀਕਿਆਂ ਨਾਲ ਰੋਜ਼ਾਨਾ 
ਅਤੇ ਹਰ ਪਲ ਹੋਣ ਵਾਲੀ ਹਿਸਾ ਤੋਂ ਔਖਾਂ ਬਦ ਕਰੀ ਰੌਖਦੇ ਹਨ 
ਪਰ ਵਿਰੋਧ ਵਿੱਚ ਉਠੇਂ ਕਿਸੇ ਵੀ ਕਦਮ ਨੂੰ ਹਿੰਸਕ ਕਰਾਰ ਦਿੰਦੇ 
ਹਨ- ਉਹਨਾਂ ਲਈ ਇੰਕ ਬੇਹੋਦ ਸ਼ਾਨਦਾਰ ਉਤਰ ਆਂਦਰੇਈ ਦੇ 
ਸ਼ਬਦਾਂ ਵਿਚ ,““ਔਜ ਅਸੀਂ ਕੁਝ ਲੋਕਾਂ ਨਾਲ ਨਫ਼ਰਤ ਕਰਨ ਲਈ 
ਮਜਬੂਰ ਹਾਂ, ਤਾਂ ਕਿ ਇੱਕ ਅਜਿਹਾ ਸਮਾਂ ਆਵੇ ਜਦੋਂ ਅਸੀਂ ਸਭ ਨੂੰ 
ਪਿਆਰ ਕਰ ਸਕੀਏ । ਜੋ ਕੋਈ ਵੀ ਤਰੌਕੀ ਦੇ ਰਸਤੇ ਵਿੱਚ ਰੋੜਾ 
ਹੈ, ਜੋ ਕੋਈ ਵੀ ਖ਼ੁਦ ਆਪਣੇ ਲਈ ਇੱਜਤ ਅਤੇ ਸੁਰੌਖਿਆ ਦੇ 
ਲਾਲਚ ਵਿੱਚ ਲੋਕਾਂ ਨੂੰ ਵੇਚਦਾ ਹੈ, ਸਾਡਾ ਦੁਸ਼ਮਣ ਹੈ। ਜੇ ਕੋਈ 
ਜੂਡਸ ਇਮਾਨਦਾਰ ਲੋਕਾਂ ਦੇ ਰਾਹ ਵਿੱਚ ਰਕਾਵਟ ਪੈਦਾ ਕਰਦਾ ਹੈ 
ਤਾਂ ਮੈਂ ਖ਼ੁਦ ਜੂਡਸ ਕਹਾਵਾਂਗਾ ਜੇ ਮੈਂ ਉਸਦਾ ਖਾਤਮਾ ਨਹੀਂ ਕਰਦਾ 
ਤਾਂ। ਤੁਸੀਂ ਕਹਿੰਦੇ ਹੋ ਮੈਨੂੰ ਕੋਈ ਅਧਿਕਾਰ ਨਹੀਂ ਹੈ ? ਪਰ ਉਹ 
ਜੇਲੂਖਾਨੇ, ਜਲਾਵਤਨੀ ਦੀਆਂ ਥਾਂਵਾਂ ਅਤੇ ਉਹ ਸਭ ਸਰਾਪੇ ਸਾਧਨ 
ਰੌਖਣ ਦਾ ਅਧਿਕਾਰ ਹੈ ਜਿਨ੍ਹਾਂ ਜ਼ਰਿਏ ਉਹ ਆਪਣੀਆਂ ਸੁਵਿਧਾਵਾਂ 
ਦੀ ਰੌਖਿਆ ਕਰਦੇ ਹਨ ? ਜੇਕਰ ਮੈਨੂੰ ਹਥਿਆਰ ਚੁੰਕਣ ਲਈ 
ਮਜਬੂਰ ਹੋਣਾ ਪੈਂਦਾ ਹੈ ਤਾਂ ਕੀ ਇਹ ਮੇਰਾ ਕਸੂਰ ਹੈ ? ਮੈਂ ਇਸ ਨੂੰ 
ਬਿਨਾਂ ਕਿਸੇ ਉਲਝਣ ਤੋਂ ਚੁੱਕਾਂਗਾਂ। ਜੇ ਉਹ ਸਾਨੂੰ ਸੈਂਕੜਿਆਂ ਦੀ 
ਗਿਣਤੀ ਵਿੱਚ ਮੌਤ ਦੇ ਘਾਟ ਉਤਾਰ ਦਿੰਦੇ ਹਨ ਤਾਂ ਇਹ ਮੇਰਾ ਵੀ 
ਅਧਿਕਾਰ ਹੈ ਕਿ ਮੈਂ ਆਪਣੀ ਬਾਂਹ ਉਪਰ ਕਰਾਂ ਅਤੇ ਉਸਦੇ ਸਿਰ 
ਵਿੱਚ ਸੌਟ ਮਾਰਾਂ ਜੋ ਦੂਜਿਆਂ ਦੀ ਤੁਲਨਾ ਵਿੱਚ ਮੇਰੇ ਜ਼ਿਆਦਾ 
ਨੇੜੇ ਆ ਗਿਆ ਏ ਅਤੇ ਜੋ ਦੂਜਿਆਂ ਦੀ ਤੁਲਨਾ ਵਿੱਚ ਮੇਰੇ ਉਦੇਸ਼ 
ਨੂੰ ਵੱਧ ਹਾਨੀ ਪੁਹੈਚਾ ਸਕਦਾ ਹੈ । ਜ਼ਿੰਦਗੀ ਇਹੋ ਜਿਹੀ ਹੀ ਹੈ। 
ਪਰ ਮੈਂ` ਅਜਿਹੀ ਜ਼ਿੰਦਗੀ ਦੇ ਵਿਰੁਂਧ ਹਾਂ, ਮੈਂ ਨਹੀਂ ਚਾਹੁੰਦਾ ਕਿ 
ਇਹ ਅਜਿਹੀ ਹੋਵੇ । ਮੈਂ ਜਾਣਦਾ ਹਾਂ ਕਿ ਉਹਨਾਂ ਦੇ ਲਹੂ ਵਿੱਚੋਂ 
ਕੁਝ ਵੀ ਪੈਦਾ ਨਹੀਂ ਹੁੰਦਾ, ਉਹ ਬਾਂਝ ਹੈ । ਜਦੋਂ ਸਾਡਾ ਲਹੂ ਮੀਂਹ 
ਦੀ ਤਰ੍ਹਾਂ ਇਸ ਧਰਤੀ ਉਤੇ ਡੁੱਲ੍ਹਦਾ ਹੈ ਤਾਂ ਸੋਚਾਈ ਜਨਮ ਲੈਂਦੀ 
ਹੈ। ਪਰ ਉਹਨਾਂ ਦਾ ਲਹੂ ਤਾਂ ਬਸ ਸੋਂਕ ਜਾਂਦਾ ਹੈ।” 


ਲਲਕਾਰ _ 30 ਜੁਲਾਈ-ਸਿਤੰਬਰ 2007 


5।। 58000 4800 50101 0 €00॥ 


੧31੧01੧੧15006001ਗ1.60।। 


ਅਤੇ ਪਾਵੇਲ ਦੇ ਸ਼ਬਦਾਂ ਵਿੱਚ, “ਇਹ ਅਪਰਾਧ ਹੈ 
ਮਾਂ। ਲੱਖਾਂ ਲੋਕਾਂ ਦੀ ਹੌਤਿਆ। ਇਨਸਾਨੀ ਰੂਹਾਂ ਦੀ ਹੌਤਿਆ। 
ਕੀ ਤੂੰ ਇਸ ਨੂੰ ਸਮਝਦੀ ਏਂ ? ਰੂਹ ਦੇ ਹਤਿਆਰੇ। ਕੀ ਤੂੰ ਸਾਡੇ 
ਅਤੇ ਉਹਨਾਂ ਵਿਚਕਾਰ ਫ਼ਰਕ ਨੂੰ ਸਮਝਦੀ ਏਂ ? ਜਦੋਂ ਅਸੀਂ ਕਿਸੇ 
ਨੂੰ ਮਾਰਦੇ ਹਾਂ ਤਾਂ ਇਹ ਸਾਡੇ ਲਈ ਨਫ਼ਰਤ ਭਰਿਆ, ਸ਼ਰਮਨਾਕ 
ਅਤੇ ਦੁਖਦਾਈ ਹੁੰਦਾ ਹੈ। ਪਰ ਉਹ ਹਜ਼ਾਰਾਂ ਲੋਕਾਂ ਨੂੰ ਬੇਦਰਦੀ 
ਕੋਈ ਬੇਚੈਨੀ ਨਹੀਂ ਹੁੰਦੀ ਸਗੋਂ ਸੈਤੁਸ਼ਟੀ ਮਿਲਦੀ ਹੈ ਅਤੇ ਉਹ 
ਇੱਕੋ ਇੰਕ ਕਾਰਣ, ਜਿਸ ਲਈ ਉਹ ਲੋਕਾਂ ਨੂੰ ਮੌਤ ਦੇ ਘਾਟ 
ਉਤਾਰ ਦਿੰਦੇ ਹਨ, ਉਸ ਸੋਨੇ ਅਤੇ ਚਾਂਦੀ ਦੀ ਸੁਰੌਖਿਆ ਹੈ। 
ਜਿਸਦੀ ਬਦੌਲਤ ਉਹ ਸਾਨੂੰ ਆਪਣੇ ਗੁਲਾਮ ਬਣਾਈ ਰੌਖਦੇ 
ਹਨ। ਜਰ੍ਹਾ ਸੋਚੋ ਤਾਂ-- ਜਦੋਂ ਉਹ ਹੌਤਿਆ ਕਰਦੇ ਹਨ ਅਤੇ 
ਦੀ ਸੁਰਖਿਆ ਨਹੀਂ ਕਰ ਰਹੇ ਹੁੰਦੇ ਸਗੋਂ ਜਾਇਦਾਦ ਦੀ । 
ਅਜਿਹੀਆਂ ਚੀਜ਼ਾਂ ਜੋ ਇਨਸਾਨ ਤੋਂ ਬਾਹਰ ਹਨ, ਉਹ ਨਹੀਂ ਜੋ 
ਉਸਦੇ ਅਦਰ ਹਨ।” 

ਦੂਜੇ ਭਾਗ ਵਿੱਚ ਪੂਰੀ ਤਰਾਂ ਮਾਂ ਦਾ ਕਿਰਦਾਰ ਨਜ਼ਰ 
ਆਉਂਦਾ ਹੈ।ਪਾਵੇਲ ਦੀ ਗਿ੍‌ਫ਼ਤਾਰੀ ਤੋਂ ਬਾਅਦ ਉਹ ਕਾਰਖ਼ਾਨਾ 
ਬਸਤੀ ਦੇ ਮਕਾਨ ਨੂੰ ਛੋਡਕੇ ਪਾਵੇਲ ਦੇ ਹੀ ਸਾਥੀ ਨਿਕੋਲਾਈ 
ਇਵਾਨੋਵਿਚ ਦੇ ਕੋਲ ਰਹਿਣ ਲੋਂਗਦੀ ਹੈ ਅਤੇ ਪੂਰੀ ਤਰ੍ਹਾਂ ਨਾਲ 
ਆਪਣੀ ਭੂਮਿਕਾ ਨਿਭਾਉਣ ਲੌਗਦੀ ਹੈ।ਉਹ ਪਿੰਡ ਦੇ ਕਿਸਾਨਾਂ 
ਲਈ ਛਪੇ ਅਖ਼ਬਾਰ ਅਤੇ ਪਰਚਿਆਂ ਨੂੰ ਦੂਰ-ਦੁਰਾਡੇ ਦੀਆਂ 
ਥਾਂਵਾਂ ਤੌਕ ਪਹੁੰਚਾਉਂਦੀ ਹੈ, ਜੇਲ੍ਹ ਤੋਂ ਭੌਜੇ ਸਾਥੀਆਂ ਲਈ ਲੁਕਣ 
ਦਾ ਪ੍ਰਬੈਧ ਕਰਦੀ ਹੈ, ਜਖ਼ਮੀ ਸਾਥੀਆਂ ਲਈ ਦੇਖਭਾਲ ਅਤੇ 
ਸੇਵਾ ਸੈਭਾਲ ਦਾ ਕੌਮ ਕਰਦੀ ਹੈ। ਇਹ ਸਭ ਕਰਦੇ ਹੋਏ ਉਹ 
ਸਿਰਫ਼ ਪਾਵੇਲ ਹੀ ਨਹੀਂ ਉਹਨਾਂ ਸਭ ਦੀ ਮਾਂ ਦੀ ਥਾਂ ਲੈ ਲੈਂਦੀ ਹੈ 
ਜੋ ਇੰਕ ਨਿਆਂਪੂਰਣ ਯੁੱਧ ਦੇ ਸਿਪਾਹੀ ਹਨ। 

ਇਸ ਦੂਜੇ ਭਾਗ ਵਿੱਚ ਮੁਖ ਤੌਰ 'ਤੇ ਸ਼ਹਿਰੀ ਪਿਛੋਕੜ 
ਦੇ ਮੌਧਵਰਗੀ ਬੁੌੰਧੀਜੀਵੀਆਂ ਦਾ ਵਰਣਨ ਹੈ ਜੋ ਇਨਕਲਾਬ 
ਲਈ ਆਪਣੀ ਸਹਿਯੋਗੀ ਭੂਮੀਕਾ ਨਿਭਾ ਰਹੇ ਸਨ । ਗੋਰਕੀ ਦੀ 
ਵੀ ਫੜਦੀ ਹੈ। ਨਿਕੋਲਾਈ ਇਵਾਨੋਵਿਚ ਦੀ ਭੈਣ ਸੋਫ਼ੀਆ ਬਾਰੇ 
ਗੋਰਕੀ ਕਹਿੰਦੇ ਹਨ, “ਸੋਫ਼ੀਆ ਉਸ ਕਿਸ਼ੋਰੀ ਦੀ ਤਰ੍ਹਾਂ ਸੀ ਜੋ 
ਚਾਹੁੰਦੀ ਸੀ ਕਿ ਦੂਜੇ ਉਸ ਨਾਲ ਸਿਆਣਿਆਂ ਵਰਗਾ ਵਿਵਹਾਰ 
ਕਰਨ । ਉਹ ਕਿਰਤ ਦੀ ਪਵਿੱਤਰਤਾ ਬਾਰੇ ਗੌਲਾਂ ਕਰਦੀ ਸੀ ਪਰ 
ਆਪਣੇ ਅਰਾਜਕ ਜਿਉਂਣ ਢੰਗ ਨਾਲ ਹਮੇਸ਼ਾਂ ਮਾਂ ਦਾ ਕੈਮ 
ਵਧਾਉਂਦੀ ਰਹਿੰਦੀ ਸੀ : ਉਹ ਅਜ਼ਾਦੀ ਬਾਰੇ ਬਹੁਤ ਵੌਡੀਆਂ- 
ਵੱਡੀਆਂ, ਉਚੀਆਂ-ਉਚੀਆਂ ਗੱਲਾਂ ਕਰਦੀ ਸੀ ਪਰ ਆਪਣੀ 
ਨੂੰ ਦਬਾਉਂਦੀ ਰਹਿੰਦੀ ਸੀ” ਨਿਕੋਲਾਈ ਇਵਾਨੋਵਿਚ ਬਾਰੇ ਉਹ 
ਮਾਂ ਜ਼ਰੀਏ ਕਹਿੰਦੇ ਹਨ, “ਖੋਖੋਲ ਦੀ ਤਰ੍ਹਾਂ ਉਹ ਲੋਕਾਂ ਬਾਰੇ ਬਿਨਾਂ 


ਕਿਸੇ ਈਰਖਾ ਦੇ ਗੋਲ ਕਰਦਾ ਸੀ, ਸੈਸਾਰ ਦੀਆਂ ਬੁਰਾਈਆਂ 
ਲਈ ਉਹ ਸਭ ਨੂੰ ਦੋਸ਼ ਦਿੰਦਾ ਸੀ ਪਰ ਨਵੀਂ ਜ਼ਿੰਦਗੀ ਵਿੱਚ 
ਉਸਦਾ ਵਿਸ਼ਵਾਸ ਆਂਦਰੇਈ ਵਾਂਗ ਪਕਾ ਨਹੀਂ ਸੀ ਅਤੇ ਨਾ ਹੀ 
ਉਸ ਜਿੰਨਾਂ ਸਪੋਸ਼ਟ। ਪਰ ਇਸ ਸਭ ਦੇ ਬਾਵਜੂਦ ਇਨਕਲਾਬ ਦੇ 
ਰਾਹ ਆਏ ਮੋਧਵਰਗੀ ਪਿਠਭੂਮੀ ਦੇ ਬੁਧੀਜੀਵੀਆਂ ਦੀ ਭੂਮਿਕਾ 
ਲਈ ਗੋਰਕੀ ਪੂਰਾ ਇਨਸਾਫ਼ ਕਰਦੇ ਹਨ । 

ਦੂਜੇ ਭਾਗ ਦੀ ਕਹਾਣੀ ਦੀਆਂ ਕੁੱਝ ਮੁਖ ਘਟਨਾਵਾਂ 
ਹਨ- ਮਾਂ ਅਤੇ ਸੋਫ਼ੀਆ ਦੁਆਰਾ ਕਿਸਾਨਾਂ ਲਈ ਛਪੇ ਅਖ਼ਬਾਰ 
ਅਤੇ ਪਰਚੇ ਰੀਬਿਨ ਤੌਕ ਪਹੁਚਾਉਣੇ , ਯੇਗੋਰ ਇਵਾਨੋਵਿਚ ਨਾਮਕ 
ਇੰਕ ਸਾਥੀ ਦੀ ਮੌਤ ਤੋਂ ਬਾਅਦ ਕਬਰਸਤਾਨ ਵਿੱਚ ਪੁਲੀਸ 
ਦੁਆਰਾ ਲਾਠੀਚਾਰਜ, ਰੀਬਿਨ ਦੀ ਗਿ੍‌ਫ਼ਤਾਰੀ, ਪਾਵੇਲ ਅਤੇ 
ਉਸਦੇ ਸਾਥੀਆਂ ਖਿਲਾਫ਼ ਮੁਕੌਦਮਾ ਅਤੇ ਜਲਾਵਤਨੀ ਦੀ ਸਜ਼ਾ, 
ਅਦਾਲਤ ਵਿੱਚ ਪਾਵੇਲ ਦੁਆਰਾ ਦਿੱਤੇ ਗਏ ਭਾਸ਼ਣ ਦੇ ਅਧਾਰ 
`ਤੇ ਛਾਪੇ ਗਏ ਪਰਚਿਆਂ ਨੂੰ ਇੰਕ ਸਥਾਨ 'ਤੇ ਪਹੁੰਚਾਉਂਦੇ ਹੋਏ 
ਮਾਂ ਦੀ ਗ੍੍‌ਿਫ਼ਤਾਰੀ। 

ਰੀਬਿਨ ਦੇ ਕੈਮ ਸਥਾਨ ਉਤੇ ਮਾਂ ਅਤੇ ਸੋਫ਼ੀਆ ਦੀ 
ਜਾਣ-ਪਹਿਚਾਣ ਹੋਰਨਾਂ ਮਜ਼ਦੂਰਾਂ ਤੋਂ ਇਲਾਵਾ ਇਕ ਅਜਿਹੇ 
ਮਜ਼ਦੂਰ ਨਾਲ ਹੋਈ ਜੋ ਪੂੰਜੀਪਤੀਆਂ ਦੇ ਕਾਰਨਾਮਿਆਂ ਦੀ ਇੰਕ 
ਚਲਦੀ-ਫਿਰਦੀ ਤਸਵੀਰ ਸੀ। “ਉਹ ਕਿਉਂ ਸਾਨੂੰ ਕੌਮ ਦੇ ਬੋਝ 
ਨਾਲ ਮਾਰਦੇ ਹਨ ? ਉਹ ਕਿਉਂ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ 
ਲੁੱਟਦੇ ਹਨ ? ਸਾਡਾ ਮਾਲਕ-ਮੈਂ ਨੌਫੂਦੇਵ ਕਾਰਖ਼ਾਨੇ ਵਿੱਚ ਕੰਮ 
ਕਰਦਾ ਸੀ- ਮੇਰੇ ਮਾਲਕ ਨੇ ਇਕ ਅਭਿਨੇਤਰੀ ਲਈ ਇੰਕ ਸੋਨੇ 
ਦਾ ਟਬ ਅਤੇ ਇੰਕ ਸੋਨੇ ਦੀ ਚਿਲਮਚੀ ਤੇਹਫ਼ੇ ਵਿੱਚ ਦਿੱਤੀ । ਮੇਰੀ 
ਪੂਰੀ ਤਾਕਤ ਅਤੇ ਸਾਰੀ ਜ਼ਿੰਦਗੀ ਉਸ ਬਰਤਨ ਨੂੰ ਬਣਾਉਣ 'ਚ 
ਲੰਘ ਗਈ !......ਇਕ ਵਿਅਕਤੀ ਨੇ ਮੈਨੂੰ ਕੌਮ ਦੇ ਬੋਝ ਨਾਲ 
ਮਾਰ ਸੁਂਟਿਆ ਤਾਂ ਕਿ ਉਹ ਮੇਰੇ ਲਹੂ ਨਾਲ ਆਪਣੀ ਪ੍ਰੇਮਕਾ ਨੂੰ 
ਖੁਸ਼ ਕਰ ਸਕੇ ! ਉਸਨੇ ਮੇਰੀ ਜ਼ਿਦਗੀ ਦੇ ਲਹੂ ਨਾਲ ਆਪਣੀ 
ਪ੍ਰਮਕਾ ਲਈ ਸੋਨੇ ਦੀ ਚਿਲਮਚੀ ਖਰੀਦੀ ! ਮੇਰੇ ਮਾਲਕਾਂ ਨੇ ਮੈਨੂੰ 
ਲੁੱਟ ਲਿਆ-ਮੇਰੀ ਜ਼ਿੰਦਗੀ ਦੇ ਚਾਲੀ ਵਰ੍ਹਿਆਂ ਦੀ ਲੁਂਟ-ਚਾਲੀ 
ਵਰ੍ਹੇ” ਰੀਬਿਨ ਦੇ ਸ਼ਬਦਾਂ ਵਿੱਚ, “ਜਦੋਂ ਇੰਕ ਮਸ਼ੀਨ ਕਿਸੇ 
ਮਜ਼ਦੂਰ ਦੀ ਬਾਂਹ ਕੌਂਟ ਦਿੰਦੀ ਹੈ ਜਾਂ ਉਸਦੀ ਜਾਨ ਲੈ ਲੈਂਦੀ ਹੈ 
ਤਾਂ ਉਹ ਕਹਿੰਦੇ ਹਨ ਕਿ ਮਜ਼ਦੂਰ ਦਾ ਕਸੂਰ ਸੀ। ਪਰ ਜਦ ਉਹ 
ਇੰਕ ਵਿਅਕਤੀ ਦਾ ਸਾਰਾ ਲਹੂ ਚੂਸ ਕੇ ਉਸਨੂੰ ਕੂੜੇ ਦੀ ਤਰ੍ਹਾਂ 
ਸੁਟ ਦਿੰਦੇ ਹਨ ਤਾਂ ਇਸਦਾ ਕੋਈ ਕਾਰਨ ਨਹੀਂ ਦੌਸਿਆ ਜਾਂਦਾ। 
ਉਹ ਕਿਉਂ ਹੁਣ ਸਾਡੇ ਉਤੇ ਅਤਿਆਚਾਰ ਕਰਦੇ ਹਨ ? ਸਿਰਫ਼ 
ਮਜ਼ੇ ਲਈ, ਆਪਣੀ ਖੁਸ਼ੀ ਲਈ ਤਾਂਕਿ ਉਹ ਇਸ ਧਰਤੀ ਉਤੇ 
ਮੌਜ ਕਰ ਸਕਣ-ਇਨਸਾਨੀ ਲਹੂ ਦੀ ਕੀਮਤ ਉਤੇ ਉਹ ਜੋ ਚਾਹੇ 
ਖਰੀਦਣ-ਅਭਿਨੇਤਰੀਆਂ, ਦੌੜ ਦੇ ਘੌੜੇ, ਚਾਂਦੀ ਦੇ ਚਾਕੂ , 
ਸੁਨਹਿਰੀ ਤਸ਼ਤਰੀਆਂ, ਬਚਿਆਂ ਲਈ ਮਹਿੰਗੇ ਖਿਡੌਣੇ ।” 

ਮੁਕਦਮੇ ਦੌਰਾਨ ਪਾਵੇਲ ਦੁਆਰਾ ਦਿੱਤਾ ਗਿਆ 
ਬਿਆਨ ਸਾਰੇ ਸੈਘਰਸ਼ ਦੇ ਤੌਤ ਨੂੰ ਨਪੇ-ਤੁਲੇ ਸ਼ਬਦਾਂ ਵਿਚ ਸਾਫ਼ 
ਤੌਰ 'ਤੇ ਸਾਹਮਣੇ ਰੌਖ ਦਿੰਦਾ ਹੈ। ਉਹ ਕਹਿੰਦਾ ਹੈ, “ਅਸੀਂ 

(ਬਾਕੀ ਸਫ਼ਾ 23 `ਤੇ) 


ਲਲਕਾਰ _ 33. ਜੁਲਾਈ-ਸਿਤੌਬਰ 2007 


5।। 58000 4800 50101 0 €00॥ 


੧3101੧੧15006001ਗ1.60।। 


ਸਰਗਰਮੀਆਂ 
ਡੇਰਾ ਸਿਰਸਾ-ਸਿੱਖ ਵਿਵਾਦ ਦੀ ਫਿਰਕੂ ਹਨੇਰੀ ਨੂੰ 

ਠੱਲਹਣ ਲਈ ਲੁਧਿਆਣਾ 'ਚ ਸਦਭਾਵਨਾ ਮਾਰਚ 

ਡੇਰਾ ਸਿਰਸਾ ਦੇ ਮਹੈਤ ਵੱਲੋਂ ਗੁਰੂ ਗੋਬਿਦ ਸਿੰਘ ਦਾ 
ਸੁਆਂਗ ਰਚਣ ਤੋਂ ਬਾਅਦ ਬਣੇ ਨਾਜ਼ੁਕ ਹਲਾਤਾਂ ਨੂੰ , ਪੰਜਾਬ ਦੀ 
ਅਕਾਲੀ ਸਰਕਾਰ ਨੇ ਸਿੱਖ ਮੂਲਵਾਦੀਆਂ ਨੂੰ ਹਵਾ ਦੇ ਕੇ ਕਿਵੇਂ 
ਅਪਣੀ ਸਿਆਸੀ ਕਿੜ ਕੋਢਣ ਲਈ ਵਰਤਿਆ, ਕਿਸੇ ਦੇ ਸਮਝੋ 
ਬਾਹਰੀ ਗੌਲ ਨਹੀਂ। 

ਦੁਨੀਆਂ ਦੇ ਇਤਿਹਾਸ `ਚ ਸ਼ਾਇਦ ਇਹ ਪਹਿਲੀ 
ਵਾਰ ਵਾਪਰਿਆ ਹੋਵੇ ਕਿ ਰਾਜ ਕਰੇਂਦੀ ਪਾਰਟੀ ਹੀ ਬੰਦ 'ਚ ਖੁਦ 
ਆਪ ਸਿੰਧਮ-ਸਿੱਧੀ ਸ਼ਾਮਿਲ ਹੋ ਜਾਵੇ, ਛੁਟੀ ਦਾ ਐਲਾਨ ਕਰ 
ਦੇਵੇ ਤੇ ਅਪਣੀ ਪੁਲਿਸ ਫੋਰਸ ਰਾਹੀਂ ਬੈਦ ਦੇ ਮੁਕੰਮਲ ਹੋਣ ਨੂੰ 
ਯਕੀਨੀ ਬਣਾਕੇ । 

ਸਰਕਾਰ ਅਜਿਹਾ ਕਰਦੀ ਵੀ ਕਿਉਂ ਨਾਂ, “ਬਿੱਲੀ ਦੇ 
ਭਾਗੀਂ ਤਾਂ ਮਸਾਂ ਛਿੱਕਾ ਟੋਟਾ ਸੀ। ਇੰਕ ਤਾਂ ਸਿਆਸੀ ਕਿੜ 
ਕੌਢਣ ਦਾ ਇੰਨਾ ਹੁਸੀਨ ਮੌਕਾ ਤੇ ਉਹ ਵੀ ਗੋਦੀ ਸੈਭਾਲਦੇ ਹੀ। 
ਦੂਜਾ, ਬੇਰੁਜ਼ਗਾਰਾਂ ਨੂੰ ਜਲਦੀ ਹੀ ਰੁਜ਼ਗਾਰ ਦੇਣ ਐਤ ਗਰੀਬਾਂ 
ਨੂੰ ਸਸਤਾ ਆਟਾ ਦਾਲ ਮੁਹਈਆ ਕਰਾਉਣ ਦੇ ਕੀਤੇ ਗਏ ਝੂਠੇ 
ਵਾਅਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਹਟਾਉਣ ਲਈ ਬਣੇ 
ਸਾਜ਼ਗਰ ਹਾਲਾਤ । 

ਇਨ੍ਹਾ ਹੀ ਸੈਵੇਦਨਸ਼ੀਲ ਹਾਲਾਤਾਂ ਦੇ ਮੋਦੇ ਨਜ਼ਰ 
ਦੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰਖਣ ਦਾ ਹੋਕਾ ਦਿੰਦਾ 
ਇੰਕ ਲੀਫਲੈਟ ਪੰਜਾਬ ਦੇ ਵੌਖ-ਵੌਖ ਇਲਾਕਿਆਂ ਵਿੱਚ ਵੌਡੀ 
ਪੌਧਰ 'ਤੇ ਵੰਡਿਆ ਗਿਆ ।22 ਮਈ ਦਿਨ ਐਤਵਾਰ ਨੂੰ ਜਮਹੂਰੀ 
ਅਧਿਕਾਰ ਸਭਾ, ਇਕਾਈ ਲੁਧਿਆਣਾ ਦੀ ਪਹਿਲ ਕਦਮੀ 'ਤੇ 
ਦਰਜਨਾਂ ਹੀ ਹੋਰ ਲੋਕ ਪੌਖੀ ਤੇ ਜਮਹੂਰੀ ਜਥੇਬਦੀਆਂ ਅਤੇ ਚੇਤਨ 
ਵਿਅਕਤੀਆਂ ਨੇ ਸਦਭਾਵਨਾ ਮਾਰਚ ਕੌਂਢਿਆ। ਜੋ ਪੰਜਾਬੀ 
ਭਵਨ ਲੁਧਿਆਣਾ ਤੋਂ ਸ਼ੁਰੂ ਹੋਕੇ ਉਚਾ ਪੁਲ ਜਗਰਾਓਂ ਵਿੱਖੇ ਸ਼ਹੀਦਾਂ 
ਦੇ ਬੌਤਾਂ ਤੌਕ ਤੇ ਫਿਰ ਵਾਪਸ ਪੰਜਾਬੀ ਭਵਨ ਆਕੇ ਹੀ ਸਮਾਪਤ 
ਹੋਇਆ। ਪੰਜਾਬ ਦੇ ਅਜੋਕੇ ਹਾਲਾਤਾਂ ਤੋਂ ਫਿਕਰਮੋਦ ਲੋਕ ਨਾਹਰੇ 
ਮਾਰ ਰਹੇ ਸਨ, “ਜਿਨਾ ਨੂੰ ਹੈ ਪੰਜਾਬ ਪਿਆਰਾ, ਰਲ ਕੇ ਸਿਰਜੋ 
ਭਾਈਚਾਰਾ”, “ਭਾਈ-ਭਾਈ ਨੂੰ ਲੜਨ ਨਹੀਂ ਦੇਣ , ਹੁਣ ਪੰਜਾਬ 
ਨੂੰ ਸੜਨ ਨਹੀਂ ਦੇਣਾ”, “ਧਾਰਮਿਕ ਮੂਲਵਾਦ-ਮੁਰਦਾਬਾਦ” 
ਅਤੇ “ਲੋਕ ਏਕਤਾ-ਜ਼ਿਦਾਬਾਦ-ਜ਼ਿੰਦਾਬਾਦ”। ਇਸ ਸਦਭਾਵਨਾ 
ਮਾਰਚ ਨੂੰ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਜਨਰਲ ਸੌਕਤਰ 
ਪ੍ਰ. ਜਗਮੋਹਨ ਸਿੰਘ ਨੇ ਸੈਬੋਧਨ ਕੀਤਾ । ਜਿਨ੍ਹਾ ਨੇ ਅਪਣੇ ਭਾਸ਼ਣ 
ਵਿੱਚ ਅਕਾਲੀ ਸਰਕਾਰ `ਤੇ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ 
ਦਾ ਦੋਸ਼ ਲਾਇਆ, ਕਿਉਂਕਿ ਸਰਕਾਰ ਸੂਬੇ ਦੇ ਵਿਕਾਸ ਦੇ ਏਜੰਡੇ 
'ਤੇ ਹੀ ਚੋਣ ਜਿਤ ਆਈ ਹੈ, ਪਰ ਗੋਦੀ 'ਤੇ ਬਹਿੰਦਿਆਂ ਸਾਰ ਹੀ 
ਇਸਨੇ ਸੌਗੋਂ ਉਲਟਾ ਪੰਜਾਬ ਨੂੰ ਵਿਨਾਸ਼ ਦੇ ਰਾਹ 'ਤੇ ਧਕੇਲ 
ਦਿੱਤਾ ਹੈ ਤੇ ਇਸ ਲਈ ਸਰਕਾਰ ਨੂੰ ਲੋਕਾਂ ਦੀ ਸਰਕਾਰ ਅਖਵਾਉਣ 


ਦਾ ਕੋਈ ਨੈਤਿਕ ਹੌਕ ਨਹੀਂ ਰਹਿ ਗਿਆ ਹੈ। ਪ੍ਰੋ. ਜਗਮੋਹਨ 
ਇਤਿਹਾਸਕਾਰ ਡਾ. ਹਰੀਸ਼ ਪੁਰੀ ਨੇ ਵੀ ਸੈਬੋਧਨ ਕੀਤਾ ਜਿਨ੍ਹਾ ਨੇ 
ਦਾ ਸੈਗੀਨ ਦੋਸ਼ ਲਾਇਆ ਅਤੇ 1978 ਵਰਗੇ ਹਾਲਾਤ ਬਨਣ 
ਦੀ ਅਗਾਊਂ ਚੇਤਾਵਨੀ ਦਿੰਦਿਆਂ ਉਨ੍ਹਾ ਕਿਰਤੀ ਲੋਕਾਂ ਨੂੰ 
ਆਪਸੀ ਸਦਭਾਵਨਾ ਤੇ ਧਾਰਮਿਕ ਸ਼ਹਿਣਸ਼ੀਲਤਾ ਬਣਾਈ ਰੌਖਣ 
ਦੀ ਪੁਰਜੋਰ ਅਪੀਲ ਕੀਤੀ। ਇਸ ਸ਼ਾਂਤੀ ਮਾਰਚ ਵਿੱਚ ਹੋਰਨਾਂ 
ਲੋਕ ਪੌਖੀ ਬੋਧੀਜੀਵੀਆਂ ਤੋਂ ਇਲਾਵਾ ਨੌਜਵਾਨ ਭਾਰਤ ਸਭਾ, 
ਲੋਕ ਮੋਰਚਾ ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, 
ਰੋਡਵੇਜ਼ ਇਪਲਾਈਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ 
(ਉਗਰਾਹਾਂ), ਇਨਕਲਾਬੀ ਕੇਂਦਰ, ਪ.ਲ.ਸ. ਮੈਚ ਆਦਿ ਦੇ ਸੈਂਕੜੇ 
ਕਾਰਕੁਨਾਂ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਔਰਤ 
ਕਾਰਕੁਨਾਂ ਦੀ ਭਰਵੀਂ ਹਾਜ਼ਰੀ ਅਤੇ ਇਨਕਲਾਬੀ ਸਪਿਰਟ ਹਰ 
ਆਉਂਦੇ ਜਾਂਦੇ ਦਾ ਧਿਆਨ ਖਿਚ ਰਹੀ ਸੀ। 
ਅਤ ਵਿੱਚ ਸਭਾ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ 
ਪ੍ਰ. ਏ. ਕੇ. ਮਲੇਰੀ ਨੇ ਮਾਰਚ ਵਿੱਚ ਸ਼ਾਮਿਲ ਹੋਏ ਲੋਕਾਂ ਦਾ 
ਧੰਨਵਾਦ ਕੀਤਾ । ਸਟੇਜ ਅਤੇ ਮਾਰਚ ਨੂੰ ਸੈਚਾਲਿਤ ਕਰਨ ਦੀ 
ਅਗਵਾਈ ਸਭਾ ਦੇ ਇਕਾਈ ਸਕੌਤਰ ਡਾ. ਦਰਸ਼ਨ ਖੇੜੀ ਨੇ 
ਨਿਭਾਈ। 
ਸ਼ਹੀਦ ਸੁਖਦੇਵ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 
ਵਿਚਾਰ ਗੋਸ਼ਟੀ ਹੋਈ 
ਸਾਲ 2007 ਦਾ ਵਰ੍ਹਾ ਸ਼ਹੀਦ ਭਗਤ ਸਿੰਘ ਅਤੇ 
ਸ਼ਹੀਦ ਸੁਖਦੇਵ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਇਸ 
ਇਤਿਹਾਸਿਕ ਮੌਕੇ 'ਤੇ ਪਿਛਲੇ ਦਿਨ੍ਹੀ 13 ਮਈ ਨੂੰ ਪੰਜਾਬੀ ਭਵਨ, 
ਲੁਧਿਆਣਾ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ 'ਸ਼ਹੀਦ ਸੁਖਦੇਵ 
ਯਾਦਗਾਰੀ ਲੈਕਚਰ” ਕਰਵਾਇਆ ਗਿਆ। ਜਿਸ ਦਾ ਵਿਸ਼ਾ ਸੀ 
“ਭਾਰਤੀ ਲੋਕਾਂ ਦੀ ਮਨੋਚੇਤਨਾ”। ਇਸ ਲੈਕਚਰ ਵਿੱਚ ਕੁੰਜੀਵਤ 
ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਬੀਰ ਚੇਅਰ ਦੇ 
ਸਾਬਕਾ ਚੇਅਰਪਰਸਨ ਡਾ. ਸੇਵਾ ਸਿੰਘ ਵੌਲੋਂ ਦਿਤਾ ਗਿਆ। 
ਉਨ੍ਹਾਂ ਨੇ ਇਹ ਗੌਲ ਵਿਸ਼ੇਸ਼ ਤੋਰ 'ਤੇ ਜ਼ੋਰ ਦੇਕੇ ਕਹੀ ਕਿ ਭਾਰਤ 
ਅਦਰ ਬ੍ਰਾਹਮਣਵਾਦੀ ਵਿਚਾਰਧਾਰਾ ਵੱਲੋਂ ਵਰਣ-ਵਿਵਸਥਾ 
ਕਾਇਮ ਕਰਨ ਰਾਹੀਂ ਫੈਲਾਇਆ ਅਤੇ ਸੈਸਥਾਗਤ ਕੀਤਾ ਜਾਤ- 
ਪਾਤੀ ਪ੍ਰਬੋਧ ਹੀ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਦੇ ਰਾਹ 
ਵਿੱਚ ਅਹਿਮ ਰੁਕਾਵਟ ਹੈ। ਜਿਸਨੂੰ ਇੰਕ ਵਿਆਪਕ ਪੌਧਰ ਦੀ 
ਲੋਕ ਪੋਖੀ ਤੇ ਮਨੌਖ ਮੁਖੀ ਸਮਾਜਿਕ-ਸਭਿਆਚਾਰਕ ਲਹਿਰ ਖੜੀ 
ਕਰਨ ਤੋਂ ਬਿਨਾਂ ਪਾਸੇ ਨਹੀਂ ਕੀਤਾ ਜਾ ਸਕਦਾ। ਔਜ ਦੇ ਸਮੇਂ 
ਅਦਰ ਅਜਿਹੀ ਅਗਾਂਹਵਧੂ ਲਹਿਰ ਖੜੀ ਕਰਨ ਦੀ ਇਤਿਹਾਸਿਕ 
ਜ਼ਿੰਮੇਵਾਰੀ ਸ਼ਹੀਦ ਸੁਖਦੇਵ ਦੇ ਵਿਚਾਰਧਾਰਕ ਹਮਸਫਰਾਂ ਦੇ 
ਮੋਢਿਆਂ ਉਪਰ ਹੀ ਆਣ ਪੈਂਦੀ ਹੈ ਕਿਉਂਕਿ ਧਾਰਮਿਕ ਮੂਲਵਾਦ 
ਵੱਲੋਂ ਇਨ੍ਹਾਂ ਸ਼ਹੀਦਾਂ ਦੇ ਸਮਾਜਵਾਦੀ ਅਕੀਦਿਆਂ ਨੂੰ ਬਹੁਤ ਹੀ 
ਸੈਕੀਰਨ ਰੂਪ ਦਿੱਤਾ ਜਾ ਰਿਹਾ ਹੈ। ਆਪਣੇ ਥੀਸਸ ਦੀ ਵਿਆਖਿਆ 
(ਬਾਕੀ ਸਫ਼ਾ 25 `ਤੇ) 


ਲਲਕਾਰ __32 ਜੁਲਾਈ-ਸਿਤੋਬਰ 2007 


5।। 58000 4800 50101 0 €00॥ 


੧3101੧੧1500160011.60।। 


ਇਕ ਵਿਦਿਆਰਥੀ-ਨੌਜਵਾਨ ਕੁਲਵਕਤੀ ਸਮਾਜਿਕ 
ਕਾਰਕੁਨ ਇੰਕ ਸੜਕ ਦੁਰਘਟਨਾ ਤੋਂ ਬਾਅਦ ਮੌਤ ਨਾਲ ਜੂਝ 
ਰਿਹਾ ਹੈ। 

ਯੋਗੇਸ਼ ਸਵਾਮੀ (24 ਸਾਲ) ਨੌਜਵਾਨ ਭਾਰਤ ਸਭਾ, 
ਦਿੱਲੀ ਦੇ ਕਾਰਕੁਨ ਹਨ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ 
ਸੁਖਦੇਵ ਦੇ 75ਵੇਂ ਸ਼ਹੀਦੀ ਦਿਹਾੜੇ (23 ਮਾਰਚ, 2005) ਤੋਂ 
ਭਗਤ ਸਿਘ ਜਨਮ ਸ਼ਤਾਬਦੀ ਵਰ੍ਹੇ ਦੇ ਅਤ (28 ਸਤੋਬਰ, 2008) 
ਦੇ ਵਿਚਲੇ ਤਿਨ ਸਾਲਾਂ ਦੌਰਾਨ ਇਨਕਲਾਬੀਆਂ ਦੇ ਵਿਚਾਰਾਂ ਦੇ 
ਵਿਆਪਕ ਪ੍ਰਚਾਰ-ਪ੍ਰਸਾਰ ਅਤੇ ਨਵੇਂ ਸਮਾਜਿਕ ਇਨਕਲਾਬ ਦੇ 
ਸੋਦੇ ਲਈ ਚਲਾਈ ਜਾ ਰਹੀ “ਇਨਕਲਾਬੀ ਸਕੋਲਪ ਯਾਤਰਾ” 
ਵਿੱਚ ਉਹ ਕੌਂਲਵਕਤੀ ਤੌਰ `ਤੇ ਸਰਗਰਮ ਸਨ । ਇਸੇ ਯਾਤਰਾ 
ਦੌਰਾਨ ਉਹ ਆਪਣੀ ਪ੍ਰਚਾਰ ਟੀਮ ਨਾਲ ਇੱਕ ਮੁਹਿੰਮ 'ਤੇ ਨਿੱਕਲੇ 
ਹੋਏ ਸਨ ਜਦੋਂ ਇਸੇ 19 ਜੂਨ ਦੀ ਸਵੇਰ ਦਿੱਲੀ ਦੇ ਵਜ਼ੀਰਾਬਾਦ 
ਪੁਲ ਦੇ ਨੌੜੇ ਐਨ੍ਹੋਵਾਹ ਰਫ਼ਤਾਰ ਨਾਲ ਆਉਂਦੀ ਇੰਕ ਜੀਪ ਨੇ 
ਉਨ੍ਹਾਂ ਨੂੰ ਟੋਕਰ ਮਾਰ ਦਿੱਤੀ । ਪ੍ਰਚਾਰ ਟੀਮ ਦੇ ਦੋ ਹੋਰ ਸਾਥੀ ਅਸ਼ੀਸ਼ 
ਅਤੇ ਯੋਗੇਸ਼ ਕੁਮਾਰ ਵੀ ਗੈਭੀਰ ਰੂਪ ਨਾਲ ਜ਼ਖਮੀ ਹੋਏ ਹਨ ਪਰ 
ਉਹ ਖਤਰੇ ਤੋਂ ਬਾਹਰ ਹਨ । 
ਟਰਾਮਾ ਸੈਂਟਰ ਲਿਜਾਇਆ ਗਿਆ ਜਿਥੇ ਬਦ-ਇਤਜ਼ਾਮੀ ਅਤੇ 
ਲਾਪਰਵਾਹੀ ਕਾਰਨ ਕਈ ਘੰਟਿਆਂ ਬਾਅਦ ਪਤਾ ਲੌਗਾ ਕਿ ਉਨ੍ਹਾਂ 
ਦੇ ਦਿਮਾਗ ਵਿਚ ਡੂੰਘੀ ਸਟ ਹੈ ਅਤੇ ਤੁਰਤ ਉਨ੍ਹਾਂ ਦੇ ਦਿਮਾਗ਼ ਦਾ 
ਬਹੁਤ ਗੁੰਝਲਦਾਰ ਅਪਰੇਸ਼ਨ ਕਰਨਾ ਪਵੇਗਾ ।ਉਸਦੇ ਬਾਅਦ ਉਨ੍ਹਾਂ 
ਨੂੰ ਤੁਰੈਤ ਸਰ ਰੈਗਾ ਰਾਮ ਹਸਪਤਾਲ ਲਿਜਾਇਆ ਗਿਆ ਜਿਥੇ 
ਉਨ੍ਹਾਂ ਦੇ ਦਿਮਾਗ਼ ਦੇ ਦੋ ਆਪਰੇਸ਼ਨ ਹੋ ਚੁਕੇ ਹਨ।ਉਨ੍ਹਾਂ ਦੇ ਸਿਰ 
ਦੀ ਹੌਂਡੀ ਬੁਰੀ ਤਰ੍ਹਾਂ ਟੁਂਟ ਗਈ ਹੈ ਅਤੇ ਦਿਮਾਗ਼ ਵਿਚ ਡੂੰਘੀ ਸੌਟ 
ਲੱਗੀ ਹੈ। ਦਿਮਾਗ਼ ਤੋਂ ਖੂਨ ਦੇ ਧੋਬੇ ਦੋ ਵਾਰ ਹਟਾਏ ਜਾ ਚੌਕੇ ਹਨ 
ਪਰ ਖੂਨ ਵਗਣਾ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ। ਹੁਣ ਤੌਕ ਉਹ 
ਬੇਹੋਸ਼ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣੇ ਹੀ ਉਨ੍ਹਾਂ ਦੇ 
ਕੁਝ ਹੋਰ ਅਪਰੇਸ਼ਨ ਕਰਨੇ ਪੈਣਗੇ । ਸਰਜਰੀ ਦੇ ਬਾਅਦ ਵੀ ਉਨ੍ਹਾਂ 


ਨੂੰ ਕੁੱਝ ਮਹੀਨੇ ਹਸਪਤਾਲ ਵਿੱਚ ਰਹਿਣਾ ਪਵੇਗਾ ਅਤੇ ਉਸਦੇ 
ਬਾਅਦ ਦਿਮਾਗ ਅਤੇ ਸਰੀਰ ਦੇ ਠੀਕ ਸਥਿਤੀ ਵਿੰਚ ਆਉਣ 
ਤੌਕ ਉਨ੍ਹਾਂ ਦਾ ਮਹੀਨਿਆਂ ਤੌਕ ਲੰਮਾ ਅਤੇ ਬੇਹੋਦ ਖਰਚੀਲਾ 
ਇਲਾਜ ਚੋਲੇਗਾ । 

ਯੋਗੇਸ਼ ਸਵਾਮੀ ਦੇ ਪਰਿਵਾਰ ਵਿੱਚ ਸਿਰਫ ਉਨ੍ਹਾਂ ਦੇ 
ਤਿਨ ਭਰਾ ਹਨ ਅਤੇ ਉਹ ਸਾਰੇ ਨੌਜਵਾਨ ਭਾਰਤ ਸਭਾ ਦੇ ਸਮਰਪਿਤ 
ਕਾਰਕੁਨ ਹਨ। ਪਿਛਲੇ 6-7 ਸਾਲਾਂ ਤੋਂ ਯੋਗੇਸ਼ ਸਮਾਜਿਕ- 
ਸਭਿਆਚਾਰਕ ਕਾਰਵਾਈਆਂ ਵਿੱਚ ਸਰਗਰਮ ਰਹੇ ਹਨ । 
ਵਿਸ਼ਵੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੇ ਵਿਰੋਧ ਚਲਣ 
ਵਾਲੀਆਂ ਮਹਿੰਮਾਂ-ਅੰਦੋਲਨਾਂ ਵਿਚ ਉਹ ਵੱਧ ਚੜ ਕੇ ਹਿੱਸਾ ਲੈਂਦੇ 
ਰਹੇ ਹਨ । ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ 
ਸਮੌਸਿਆਵਾਂ ਨੂੰ ਲੈ ਕੇ ਚਲਣ ਵਾਲੇ ਸੈਘਰਸ਼ਾਂ ਤੋਂ ਲੈ ਕੇ ਨਾਗਰਿਕ 
ਸਮੋਸਿਆਵਾਂ ਦੇ ਹੌਲ ਲਈ ਜਾਂ ਪੁਲਿਸ ਜਬਰ-ਜਨਾਹ ਦੇ ਖਿਲਾਫ 
ਵਿਚ ਰਹੇ ਹਨ ।ਮਜ਼ਦੂਰ ਇਲਾਕਿਆਂ ਵਿੱਚ ਰਾਜਨੀਤਿਕ ਸਿਖਿਆ 
ਅਤੇ ਸਮਾਜ ਸੁਧਾਰ ਦੇ ਕੌਮਾਂ ਨਾਲ ਵੀ ਉਹ ਜੁੜੇ ਹੋਏ ਹਨ ।ਉਹ 
ਨੌਜਵਾਨ ਸਭਿਆਚਾਰਕ ਟੀਮ 'ਵਿਹਾਨ” ਦੇ ਵੀ ਸਰਗਰਮ ਮੈਂਬਰ 
ਹਨ ਅਤੇ ਵਿਦਿਆਰਥੀਆਂ-ਨੌਜਵਾਨਾਂ ਨਾਲ ਜੁੜੇ ਮਸਲਿਆਂ 
`ਤੇ ਅਖ਼ਬਾਰਾਂ-ਮੈਗਜ਼ੀਨਾਂ ਵਿੰਚ ਲਿਖਦੇ ਰਹੇ ਹਨ । 

ਜਵਾਨੀ ਦੇ ਦਿਨਾਂ ਤੋਂ ਹੀ ਸਮਾਜਿਕ ਤਬਦੀਲੀ ਦੇ 
ਉਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਇਸ 
ਨੌਜਵਾਨ ਦੇ ਵਡਮੁੰਲੇ ਜੀਵਨ ਦੀ ਹਰ ਕੀਮਤ 'ਤੇ ਰਖਿਆ ਕਰਨ 
ਦੇ ਲਈ ਅਸੀਂ ਦ੍ਰਿੜ-ਸੈਕਲਪ ਹਾਂ ।ਪਰ ਸਾਨੂੰ ਇਸ ਲਈ ਤੁਹਾਡਾ 
ਸਹਿਯੋਗ ਚਾਹੀਦਾ ਹੈ। ਅਸੀਂ ਸਮਾਜਿਕ ਸਰੋਕਾਰ ਰਖਣ ਵਾਲੇ 
ਸਾਰੇ ਸੈਵੇਦਨਸ਼ੀਲ, ਪੜ੍ਹੇ-ਲਿਖੇ ਨਾਗਰਿਕਾਂ, ਵਿਦਿਆਰਥੀਆਂ, 
ਨੌਜਵਾਨਾਂ, ਬੋਧੀਜੀਵੀਆਂ ਤੋਂ ਵਧ ਤੋਂ ਵਧ ਸੈਭਵ ਆਰਥਿਕ 
ਮੋਦਦ ਲਈ ਪੁਰਜੋਰ ਅਪੀਲ ਕਰ ਰਹੇ ਹਾਂ ।ਤੁਸੀਂ ਆਪਣਾ ਸਹਿਯੋਗ 
ਮਨੀ-ਆਰਡਰ ਰਾਹੀਂ ਜਾਂ ਦਿੱਲੀ ਵਿਚ ਦੇਣਯੋਗ ਚੈਕ ਜਾਂ ਡਰਾਫ਼ਟ 
ਰਾਹੀਂ “ਜੈ ਪੁਸ਼ਪ” ਦੇ ਨਾਂ 'ਤੇ ਭੇਜ ਸਕਦੇ ਹੋ। 


ਵਧੇਰੇ ਜਾਣਕਾਰੀ ਲਈ ਤੁਸੀਂ ਇਨ੍ਹਾਂ ਨੰਬਰਾਂ, ਈ ਮੇਲ ਅਤੇ ਪਤਿਆਂ 'ਤੇ ਸੈਪਰਕ ਕਰ ਸਕਦੇ ਹੋ : 
ਅਭਿਨਵ : 09213243755, ਸ਼ਿਵਾਨੀ : 09911055517, ਸੋਤਿਅਮ : 09312967616 
ਈਮੇਲ : 51॥10.531/6310011131.੮01, 3011013੪_01513(।€011181.੮0॥1, 53/3111431113601181.੮011) 


ਸੈਪਰਕ (ਪੰਜਾਬ) 
ਰਾਜਵਿੰਦਰ - 98886-55663 
ਅਜੈ ਪਾਲ - 94634-51849 


5।। 58000 4800 5॥10। 0 ੬00੧ 


ਤਾਲਮੇਲ ਡੈਸਕ, ਇਨਕਲਾਬੀ ਸੈਕਲਪ ਯਾਤਰਾ, 
ਸਤਿਅਮ, ਸੀ-74, ਐਸ. ਐਫ. ਐਸ. ਫਲੈਟਸ, 
ਸੈਕਟਰ-19, ਰੋਹਿਣੀ, ਦਿੱਲੀ-110089 


੧3101੧੧1500601ਗ1.60।। 


ਜੇ, 69 
ਇਨਕਲਾਬੀ ਨਵਜਾਗਰਣ. ਦੇ ਤਿੰਨ ਸਾਲ 
(23 ਮਾਰਚ 2005 -- 2% ਸਤੰਬਰ 2008) 


ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 

ਦੀ ਸ਼ਹਾਦਤ ਦੀ 75ਵੀਂ ਵਰ੍ਹੇ ਰੈਢ 

ਅਤੇ ਜਨਮ ਸ਼ਤਾਬਦੀ ਦੇ ਤਿਨ ਇਤਿਹਾਸਕ 

ਸਾਲਾਂ ਦੇ ਦੌਰਾਨ 

ਨਵੇਂ ਲੋਕ-ਮੁਕਤੀ ਸੈਘਰਸ਼ ਦੀ 

ਤਿਆਰੀ ਦੇ ਸੈਕਲਪ ਅਤੇ ਸੰਦੇਸ਼ ਦੇ ਨਾਲ 

ਇਨਕਲਾਬੀ ਵਿਦਿਆਰਥੀਆਂ-ਨੰਜਵਾਨਾਂ ਦੀ ਢੇਸ਼=ਵਿਆਪੀ 


ਇਨਕਲਾਬੀ ਸੋਕਲਪ ਯਾਤਰਾ 


ਅਸੀਂ ਸਾਰੇ ਸੋਚੇ ਨੰਜਵਾਨਾਂ ਨੂੰ ਸੌਦਾ ਦਿੰਦੇ ਹਾਂ ! 
ਅਸੀਂ ਸਾਰੇ ਜ਼ਿੰਦਾ ਲੋਕਾਂ ਨੂੰ ਸੋਂਦਾ ਦਿੰਦੇ ਹਾਂ !! 
ਅਸੀਂ ਤੂਫ਼ਾਨ ਦੇ ਹਿਰਾਵਲਾਂ ਨੂੰ ਸੌਦਾ ਦਿੰਦੇ ਹਾਂ !!! 


ਭਗਤ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਤੋਂ' ਸਾਰਾ ਦੇਸ਼ ਜਾਣੂ ਹੈ ਪਰ ਇਸ ਦੇਸ਼ਂਢੇਪੜ੍ਹੇ-ਲਿਖੇ ਨੌਜਵਾਨ ਵੀ ਇਹ 
ਨਹੀਂ ਜਾਣਦੇ ਕਿ 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਫ਼ਾਂਸੀ ਦਾ ਰੋਗੁ ਚੁੰਮਣ ਵਾਲਾ ਉਹ ਜਾਂਬਾਜ਼ ਨੌਜਵਾਨ ਕਿੰਨਾ 
ਪ੍ਰਤਿਭਾਸ਼ਾਲੀ ਅਤੇ ਦੂਰਦਰਸ਼ੀ ਵਿਚਾਰਕ ਸੀ। ਇਹ ਸਾਡੀ ਜਨਤਾ ਦੀ ਬਦਕਿਸਮਤੀ ਹੈ ਅਤੇ ਹਾਕਮਾਂ ਦੀ ਸਾਜਿਸ਼ ਦਾ ਨਤੀਜਾ 
ਹੈ। ਹੁਣ ਇਹ ਸਾਡਾ ਕੰਮ ਹੈ ਕਿ ਅਸੀਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿੱਚਾਰ੍ਹਾਂ ਨੂੰ ਜਨਤਾ ਤੌਕ ਲੈ ਜਾਈਏ, ਉਨ੍ਹਾਂ ਦੀ 
ਯਾਦ ਤੋਂ ਪ੍ਰੇਰਣਾ ਲਈਏ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਆਪਣੇ ਮੁਲੰਕੇ ਦੇ ਮੰਜੂੰਦਾ ਹਾਂਲਾਤਾਂ ਨੂੰ ਸਮਝ ਕੇ ਨਵੇਂ 
ਇਨਕਲਾਬ ਦੀ ਦਿਸ਼ਾ ਤੈਅ ਕਰੀਏ ਅਤੇ ਫਿਰ ਉਸ ਰਾਹ 'ਤੇ ਦ੍ਰਿੜ ਇਰਾਦੇ ਨਾਲੇਔਗੇ ਵਧੀਏ । 

ਭਗਤ ਸਿੰਘ ਦੇ ਵਿਚਾਰ ਸੂਰਜ ਦੇ ਡੁਂਬਣ ਸਮੇਂ ਜਲਦੀ ਹੋਈ ਮਸ਼ਾਲ ਦੇ ਵਾਂਗ ਸਾਨੂੰ ਦਿਸ਼ਾ ਵਿਖਾ ਰਹੇ ਹਨ। ਹੁਣ ਪਿੰਡ- 
ਪਿੰਡ ਅਤੇ ਸ਼ਹਿਰ-ਸ਼ਹਿਰ ਵਿੱਚ ਅਤੇ ਸਾਰੇ ਕਾਲਜਾਂ-ਯੂਨੀਵਰਸਿਟੀਆਂ ਵਿੰਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਸਿਰੇ 
ਤੋਂ ਆਪਣੀਆਂ ਇਨਕਲਾਬੀ ਜੱਥੇਬਦੀਆਂ ਬਣਾਉਣੀਆਂ ਪੈਣਗੀਆਂ। ਉਨ੍ਹਾਂ ਨੂੰ ਵੋਟ-ਬਟੋਰੂ ਮਦਾਰੀਆਂ ਦਾ ਪਿਛਲੌਗੂ ਬਨਣ ਤੋਂ 
ਬਚਣਾ ਪਵੇਗਾ। ਇਸਤੋਂ ਬਾਅਦ, ਜਿਵੇਂ ਕਿ ਜੇਲ੍ਹ ਦੀ ਕਾਲ-ਕੋਠਰੀ ਤੋਂ ਨੌਜਵਾਨਾਂ ਨੂੰ ਭੇਜੇ ਗਏ ਆਪਣੇ ਸੰਦੇਸ਼ ਵਿਚ ਭਗਤ 
ਸਿੰਘ ਨੇ ਕਿਹਾ ਸੀ ਕਿ ਵਿਦਿਆਰਥੀਆਂ-ਨੌਜਵਾਨਾਂ ਨੂੰ ਕਾਰਖਾਨਿਆਂ ਦੇ ਮਜ਼ਦੂਰਾਂ ਅਤੇ ਪਿੰਡਾਂ ਦੀਆਂ ਝੁਂਗੀਆਂ ਤੌਕ ਜਾਣਾ 
ਹੋਵੇਗਾ ਅਤੇ ਸਾਰੇ ਕਿਰਤੀਆਂ ਨੂੰ ਜੋਖੇਬਦ ਕਰਨਾ ਹੋਵੇਗਾ। 


=੩-=੦ ੩੩੮ ੩ 


ਸਾਥੀਓ ! ਬੇਠੇ-ਬੇਠੇ ਸੋਚਦੇ ਰਹਿਣ ਨਾਲ ਤਾਂ ਹਰ ਰਸਤਾ ਮੁਸ਼ਕਲ ਲਗਦਾ ਹੈ। ਰਾਹ ਦੀਆਂ ਮੁਸ਼ਕਲਾਂ ਨੂੰ ਯਾਤਰਾ ਸ਼ 


ਕਰਨ ਦੇ ਬਾਅਦ ਹੀ ਦੂਰ ਕੀਤਾ ਜਾ ਸਕਦਾ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸੁਪਨਾ ਇੰਕ ਜਲਦਾ ਹੋਇਆ ਸਵਾਲ 
ਬਣਕੇ ਸਾਡੀਆਂ ਔਖਾਂ ਵਿੱਚ ਝਾਕ ਰਿਹਾ ਹੈ। ਉਨ੍ਹਾਂ ਦਾ ਵਿਰਸਾ ਸਾਨੂੰ ਲਲਕਾਰ ਰਿਹਾ ਹੈ ਅਤੇ ਭਵਿੱਖ ਸਾਨੂੰ ਆਵਾਜ਼ ਦੇ ਰਿਹਾ ਹੈ। 
ਇੰਕ ਜਿਉਂਦੀ ਕੌਮ ਦੇ ਨੌਜਵਾਨ ਇਸਨੂੰ ਅਣਸੁਣਿਆ ਨਹੀਂ ਕਰ ਸਕਦੇ ।ਅਸੀਂ ਇੰਕ ਨਵੇਂ ਇਨਕਲਾਬ ਦੀ ਤਿਆਰੀ ਲਈ, ਇਕ 
ਨਵੇਂ ਇਨਕਲਾਬੀ ਨਵਜਾਗਰਣ ਦਾ ਸੁਨੇਹਾ ਪੂਰੇ ਦੇਸ਼ ਵਿੱਚ ਫੈਲਾਉਣ ਲਈ ਤੁਹਾਨੂੰ ਸਦਾ ਦਿੰਦੇ ਹਾਂ। 
ਨੌਜਵਾਨ ਭਾਰਤ ਸਭਾ 
98886-55663 


5।। 58000 4800 5॥10। 0 ੬00੧ ੧81085॥0॥੫/60118.60।। 


